੭੧ 
ਕ੍ਓ ਵਾਹਿਗੁਰੂ ਜੀ ਕੀ ਫ਼ਤਹਿ । 


1699 ਦੀ ਵਿਸਾਖੀ 


ਡਾ. ਗੈਡਾ ਸਿੰਘ ਮੈਮੋਰੀਅਲ ਟਰਸਟ ਦੀ ਸਾਲ 1996-97 ਦੀ ਪ੍ਰਤਿਯੋਗਤਾ ਵਿੱਚ 
ਪਹਿਲਾ ਸਬਾਨ ਪਾਪਤ ਕਰਨ ਵਾਲਾ ਲੇਖ 


< 


ਲੇਖਕ 
ਸੁਖਦੇਵ ਸਿੰਘ ਸ਼ਾਂਤ 


ਛਪਾਈ ਲਈ ਵਿਸ਼ੇਸ਼ ਸਹਿਯੋਗ 
ਅਕਾਡਮੀ ਆਫ ਸਿੱਖ ਰਿਲੀਜਨ ਐੱਡ ਕਲਚਰ, ਪਟਿਆਲਾਂ । 
ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਅੰਮ੍ਰਿਤਸਰ । 


ਬਿਲ੍ਹ ਮਾਉੱਟ ਗੁਰਦੁਆਰਾ, ਰੀਡਿੰਗ (ਅਮਰੀਕਾ) 
(ਸ. ਜਸ਼ਿੰਦਰ ਸਿੰਘ ਸਿੱਧੂ ਰਾਹੀ') 


1998 
ਗੁਰੂ ਨਾਨਕ ਦੇਵ ਮਿਸ਼ਨ ਟੈ੍‌ਕਟ ਨੰ, 479 


ਗੁਰੂ ਨਾਨਕ ਦੇਵ ਮਿਸ਼ਨ, ਅਕਾਡਮੀ ਆਫ਼ ਸਿੱਖ ਰਿਲੀਜਨ ਐੱਡ ਕਲਚਰ 


1 ਢਿੱਲੋਂ ਮਾਰਗ, ਭੁਪਿੰਦਰ ਨਗਰ, ਪਟਿਆਲਾ । 
ਭੇਟਾ : 10-00 


1699 ਦੀ ਵਿਸਾਖੀ 


(੧) ਵਿਸਾਖੀ ਦੇ ਦਿਨ ਦਾ ਮਹੱਤਵ ਅਤੇ ਪਿਛੋਕੜ 

1699 ਤੱ ਪਹਿਲਾਂ ਪੁਰਾਣੇ ਸਮਿਆਂ ਤੋ” ਹੀ ਵਿਸਾਖੀ ਦੇ ਦਿਨ ਨੂੰ ਮਨਾਉਣ ਅਤੇ 
ਸ਼ੁਭ ਮੰਨਣ ਦੀ ਪ੍ਰੰਪਰਾ ਚਲੀ ਆ ਰਹੀ ਸੀ । ਇਹ ਦਿਨ ਸੂਰਜ ਮਹੀਨੇ ਦਾ ਪਹਿਲਾ ਦਿਨ 
ਭਾਵ ਸੈਗਰਾਂਦ ਦਾ ਦਿਨ ਹੋਣ ਕਰਕੇ ਲੌਕ ਇਸ ਨੂੰ ਪਵਿੱਤਰ ਦਿਨ ਮੰਨਦੇ ਆ ਰਹੇਂ ਸਨ । 
ਇਸ ਤੌ ਇਲਾਵਾ ਵੈਸਾਖ ਮਹੀਨੇ ਵਿਚ ਫਸਲ ਪੱਕਣ ਅਤੇ ਨਵੇ ਅਨਾਜ ਦੀ ਆਮਦ 
ਦੀ ਖੂਸ਼ੀ ਵਿਚ ਵਿਸਾਖੀ ਦ' ਦਿਨ ਧੂਮ-ਧਾਮ ਨਾਲ ਮਨਾਇਆ ਜਾਂਦਾ ਸੀ । ਮੇਲੇ ਦੇ ਰੂਪ 
ਵਿਚ ਲੌਕ ਥਾਂ-ਥਾਂ ਇਕੱਠੇ ਹੁੰਦੇ ਸਨ। ਤੀਰਥਾਂ ਤੇ ਇਸ ਦਿਨ ਭਾਰੀ ਰੌਣਕਾਂ ਹੁੰਦੀਆਂ ਸਨ। 

ਇਸ ਦਿਨ ਦੇ ਮਹੱਤਵ ਨੂੰ ਦੇਖਦੇ ਹੋਏ 'ਗੁਰਦਰਸ਼ਨ ਲਈ ਵੈਸਾਪੀ ਦੇ ਦਿਨ ਦੇਸ਼- 
ਦੇਸ਼ਾਂਤਠਾਂ ਦੀ ਸੈਗਤਿ ਦਾ ਏਕੜ ਹੋਣਾ ਅਰਥਾਤ ਵੈਸਾਖੀ ਦਾ ਮੋਲਾ, ਸਭ ਤੋ ਪਹਿਲਾਂ 
ਡੱਲਾ ਨਿਵਾਸੀ ਭਾਈ ਪਾਰੋ ਪਰਮ ਹੰਸ ਨੇ ਗੁਰੂ ਅਮਰ ਦੇਵ ਦੀ ਆਗਯ' ਨਾਲ ਕਾਇਮ 
ਕੀਤਾ ਸੀ ।' (ਮਹਾਨ ਕੋਸ਼ ਰਚਿਤ ਭਾਈ ਕਾਨ੍ਹ ਸਿੰਘ ਨਾਭਾ । 

ਭਾਈ ਗੁਰਦਾਸ ਜੀ ਦੀ ਰਚਨਾ ਵਿਚ ਵੀ 'ਵਿਸਾਖੀ' ਦਾ ਜ਼ਿਕਰ ਮਿਲਦਾ ਹੈ । ਆਪ 
ਲਿਖਦੇ ਹਨ : 

ਘਰਿ ਘਰਿ ਅੰਦਰਿ ਧਰਮਸਾਲ ਰੋਵੈ ਕੀਰਤਨੁ ਸਦਾ ਵਿਸੋਆ । (ਵਾਰ ੧, ੨੭) 

'ਵਿਸੋਆ' ਤੋ“ ਭਾਵ ਵਿਸਾਥੀ ਹੈ । ਇਸੇ ਆਧਾਰ ਤੇ ਬਹੁਤ ਸਾਰੇ ਵਿਦਵਾਨ ਸ੍ਰੀ ਗੁਰੂ ਨਾਨਕ 
ਦੇਵ ਜੀ ਦਾ ਪ੍ਰਕਾਸ਼-ਦਿਵਸ ਵਿਸਾਖੀ ਨੂੰ ਹੀ ਮੰਨਦੇ ਹਨ । ਸ਼ਾਇਦ ਇਸ ਕਰ ਕੇ ਵੀ ਗੁਰੂ 
ਅਮਰਦਾਸ ਜੀ ਨੇ ਇਸ ਦਿਹਾੜੇ ਨੂੰ ਮਨਾਉਣ ਦੀ ਪ੍ਰੰਪਰਾ ਸ਼ੁਰੂ ਕਰਵਾਈ ਹੋਵੇ ਅਤੇ ਖਾਲਸਾ- 
ਪੰਥ ਦੀ ਸਾਜਨ' ਲਈ ਇਸੇ ਕਰਕੇ ਹੀ ਗੁਰੂ ਗੌਬਿੰਦ ਸਿੰਘ ਜੀ ਨੇ ਇਸ ਦਿਨ ਦੀ ਚੋਣ 
ਕੀਤੀ ਰਵੇ । 

ਇਸ ਤਰ੍ਹਾਂ ਇਹ ਕਿਹਾ ਜਾਂ ਸਕਦਾ ਹੈ ਕਿ ਵਿਸਾਖੀ ਦਾ ਦਿਨ ਧਾਰਮਿਕ ਅਤੇ 
ਆਰਥਿਕ ਤੌਰ ਤੇ ਭਾਰਤ-ਵਰਸ਼ ਲਈ ਆਮ ਕਰ ਕੇ ਅਤੇ ਪੰਜਾਬ ਲਈ ਖਾਸ ਕਰਕੇ ਪਹਿਲਾਂ 
ਤੋਂ ਹੀ ਪਵਿੱਤਰ ਅਤੇ ਮਹੱਤਵਪੂਰਨ ਸੀ । ਇਸੇ ਕਰ ਕੇ ਹੀ ਸੰਮਤ ੧੭੫੬ ਦੀ ਵਿਸਾਖੀ 
ਵਾਲੇ ਦਿਨ ਭਾਵ 1699 ਦੀ ਵਿਸਾਖੀ ਵਾਲੇ ਦਿਨ ਜਰੀ ਅਨੰਦਪੁਰ ਸਾਹਿਬ ਦੀ ਧਰਤੀ ਤੇ 
ਸੈਗਤਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦਰਸ਼ਨਾਂ ਲਈ ਦ੍ਰਰ'-ਦੂਰੋ ਪਹ੍ੋਚੀਆਂ ਹੋਈਆਂ 
ਸਨ ਅਤੇ ਇਸੇ ਦਿਨ ਹੀ ਗੁਰੂ ਜੀ ਨੇ ਖਾਲਸਾ-ਪੰਥ ਦੀ ਸਾਜਨਾ ਕਰਨ ਦੇ ਪਵਿੱਤਰ ਕਾਰਜ 
ਨੂੰ ਕਰਨਾ ਯੋਗ ਸਮਝਿਆ । 


(੨) 1699 ਦੀ ਵਿਸਾਖੀ ਦੇ ਚਮਤਕਾਰ ਦਾ ਪਿਛੋਕੜ 


1699 ਦੀ ਵਿਸਾਖੀ ਵਾਲੇ ਦਿਨ ਦਸ਼ਮੇਸ਼ ਪਿਤਾ ਜੀ ਨੇ ਇਕ ਅਨੋਖਾ ਚਮਤਕਾਰ 
ਵਰਤਾਇਆ ਜਿਸ ਦੇ ਰਹੱਸ ਨੂੰ ਸਦਾ ਲਈ ਆਪ ਜੀ ਨੇ ਰਹੱਸ ਹੀ ਰਹਿਣ ਦਿੱਤਾ । ਜੋ 
ਸੰਗਤਾਂ ਦੇ ਸਾਹਮਣੇ ਆਇਆ ਉਹ ਇਹ ਸੀ ਕਿ ਗੁਰੂ ਜੀ ਨੇ ਪੰਜ ਵਾਰ ਇਕ-ਇਕ ਸਿਰ 
ਦੀ ਮੰਗ ਕੀਤੀ । ਨੰਗੀ ਤਲਵਾਰ ਆਪ ਜੀ ਦੇ ਹੱਥਾਂ ਵਿਚ ਸੀ । ਪੰਜ ਸਿੱਖ ਵਾਰੀ ਵਾਰੀ 
ਸੀਸ ਭੇਟ ਕਰਨ ਲਈ ਉੱਠੇ । ਦਿ੍‌ੜ੍ਹਤਾ, ਵਿਸ਼ਵਾਸ ਅਤੇ ਬੀਰਤ' ਦੇ ਅਨੋਖੇ ਇਮਤਿਹਾਨ 
ਵਿਚੋਂ“ ਪਾਸ ਹੋ ਕੇ ਉਹ ਪੰਜ ਪਿਆਰੇ ਅਖਵਾਏ । ਇਹ ਪੰਜ ਪਿਆਰੇ ਸਨ: ਭਈ ਦਇਆ 
ਸਿੰਘ ਜੀ, ਭਾਈ ਧਰਮ ਸਿੰਘ ਜੀ, ਭਾਈ ਹਿੰਮਤ ਸਿੰਘ ਜੀ, ਭਾਈ ਮੋਹਕਮ ਸਿੰਘ ਜੀ ਅਤੇ 
ਭਾਈ ਸਾਹਿਬ ਸਿੰਘ ਜੀ। ਇਨ੍ਹਾਂ ਪੰਜਾਂ ਸਿੰਘਾਂ ਨੂੰ ਗੁਰੂ ਜੀ ਨੇ ਖੰਡ-ਬਾਟ ਦਾ ਆੰਮ੍ਰਿਤ 
ਛਕਾਇਆ । ਇਸ ਤੋ ਅਗਲਾ ਚਮਤਕਾਰ ਇਹ ਸੀ ਕਿ ਗੁਰੂ ਜੀ ਨ ਖ਼ੁਦ ਇਨ੍ਹਾਂ ਪੰਜਾਂ 
ਪਿਆਰਿਆ ਤੋਂ” ਅੰਮ੍ਰਿਤ ਦੀ ਦਾਤ ਮੰਗੀ । ਪੰਜ ਪਿਆਰਿਆਂ ਦੇ ਰੂਪ ਵਿਚ ਸਾਜੇ ਗਏ ਪੰਥ 
ਨੂੰ ਗੁਰੂ ਦਾ ਦਰਜਾ ਦੋ ਕੇ ਆਪ ਚਲੋ ਬਣੋ । ਇਸ ਤਰ੍ਹਾਂ ਇਕੋ ਸਮ ਆ ਨੇ ਗੁਰੂ ਅਤੇ 
ਚੇਲਾ ਦੋਵੇਂ ਅਵਸਥਾਵਾਂ ਗ੍ਰਹਿਣ ਕੀਤੀਆਂ । ਭਾਈ ਗੁਰਦਾਸ ਦੂਜੇ ਨੋ ਆਪ ਦੀ ਬਾਰੇ 
ਲਿਖਿਆਂ ; 

ਵਾਹੁ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ । 
ਖਾਲਸਾ ਪੰਥ ਸਾਜ ਕੇ ਖਾਲਸੇ ਦੀ ਰਹਿਤ ਸਬੋਧੀ ਵੀ ਫੁਰਮਾਨ ਜਾਰੀ ਕੀਤੇ । 

ਪਿੱਛੇ ਅਸੀ` ਦੇਖਿਆ ਹੈ ਕਿ ਦਸ਼ਮੇਸ਼ ਪਿਤਾ ਜੀ ਵਲ ਵਿਸਾਖੀ ਦੋ ਦਿਨ ਦੀ ਚੋਣ 
ਇਕ ਸੋਚ-ਸਮਝੀ ਚੋਣ ਸੀ ਅਤੇ ਗੁਰ-ਇਤਿਹਾਸ ਵਿਰ ਇਸ ਦਿਨ ਦਾਂ ਬਾਕਾਇਦਾ ਪਿਛੋਕੜ 
ਅਤੇ ਮਹੱਤਵ ਸੀ । ਇਸੇ ਤਰ੍ਹਾਂ ਗੁਰੂ ਜੀ ਦੁਆਰਾ ਸੀਸ ਮੰਗਣਾ, ਪੰਜ ਪਿਆਰੇ ਚੁਣਨਾ, 
ਅੰਮ੍ਰਿਤ ਛਕਾਉਣਾ, ਆਪੇ ਗੁਹ ਚਲਾ ਬਣਨਾ, ਰਹਿਤ ਮਰਯਾਦਾ ਦਾ ਐਲਾਨ ਕਰਨਾ ਆਦਿ 
ਕਿਰਿਆਵਾਂ ਦਾ ਵੀ ਬਾਕ'ਇਦਾ ਪਿਛੋਕੜ ਮੌਜੂਦ ਸੀ । ਇਨ੍ਹਾਂ ਸਾਰੀਆਂ ਕਿਰਿਆਵਾਂ ਦੀ 
ਜੜ੍ਹ ਪਹਿਲਾਂ ਤੋ ਹੀ ਲੱਗੀ ਹੋਈ ਸੀ। ਪਾਲਸਾ-ਪੰਥ ਰ੍ਰਪਪੀ ਬੂਟੇ ਦਾ ਬੀਜ ਸ੍ਰੀ ਗੁਰੂ ਨਾਨਕ 
ਦੇਵ ਜੀ ਦੇ ਹੱਥੀ' ਬੀਜਿਆ ਗਿਆ ਸੀ । ਦਸਮੇਸ਼ ਪਿਤਾ ਜੀ ਦੇ ਹੱਥ ਵਿਚ ਫੜੀ ਤਲਵਾਰ 
ਦਾ ਲੋਹਾ ਸ੍ਰੀ ਗੁਰੂ ਨਾਨਕ ਦੋਵ ਜੀ ਖੁਦ ਤਿਆਰ ਕਰ ਗਏ ਸਨ । ਜੇਕਰ ਪ੍ਰਸਿੱਧ ਇਤਿਹਾਸ- 
ਕਾਰ ਗੋਕਲ ਚੋਦ ਨਾਰੈਗ ਖਾਲਸ ਪੰਥ ਸਾਜਣ ਦੀ ਕਿਰਿਆ ਨੂੰ ਪ੍ਰੀਵਰਤਨ ਜਾਂ ਰ੍ਰਪਾਂਤਰਣ 
(ਭ੧੩੦੩੬੦7॥੫੨1੦॥) ਅਤੇ ਇੰਦੂ ਭੂਸ਼ਨ ਬੈਨਰਜੀ ਇਸ ਕਿਰਿਆ ਨੂੰ ਵਿਕਾਸ (£੪੦10- 
060) ਆਖਦੇ ਹਨ ਤਾਂ ਉਹ ਇਹ ਗੱਲ ਐਵੇ” ਨਹੀ" ਆਖਦੇ । ਇਨ੍ਹਾਂ ਵਿਦਵਾਨਾਂ ਦੋ 
ਇਨ੍ਹਾਂ ਦੋ ਸ਼ਬਦਾਂ ਵਿਚ ਡੂੰਘੀ ਫਿਲਾਸਫੀ ਲੁੱਕੀ ਹੋਈ ਹੈ । ਪ੍ਰੀਵਰਤਨ ਜਾਂ ਰੂਪਾਂਤਰਣ ਤੋ” 
ਭਾਵ ਇਹੀ ਹੈ ਕਿ ਇਸ ਕਿਰਿਆ ਦਾ ਬੀਜ ਅਤੇ ਪਿਛੋਕੜ ਮੌਜੂਦ ਹੈ, ਇਸ ਨੂੰ ਲੱਗੇ ਫਲਾਂ 
ਅਤੇ ਫੁੱਲਾਂ ਨੇ ਆਪਣੀ ਰੰਗਤ ਬਦਲੀ ਹੈ । ਇਸੇ ਤਰ੍ਹਾਂ 'ਵਿਕਾਸ' ਸ਼ਬਦ ਵੀ ਪ੍ਰੰਪਰਾ, 
ਇਤਿਹਾਸ ਅਤੇਂ ਜੜ੍ਹ ਨਾਲ ਪੂਰੀ ਤਰ੍ਹਾਂ ਜੁੜਿਆ ਹੋਇਆ ਹੈ । 


(2) 


ਹੁਣ ਅਸੀ' ਵਾਰੀ-ਵਾਰੀ ਉਪਰੋਕਤ ਕ੍ਰਿਆਵਾਂ ਦੀ ਜੜ ਨੂੰ ਸਮਝਣ ਅਤੇ ਜਾਨਣ ਦਾ 
ਯਤਨ ਕਰਾਂਗੇ ! 
(ਉ) ਸੀਸ-ਮੰਗਣਾ 
ਸੀਸ ਮੰਗਣ ਦੀ ਕਿਰਿਆ ਤਾਂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਹੀ ਸ਼ੁਰੂ ਕਰ ਦਿੱਤੀ 
ਸੀ । ਆਪ ਨੇ ਫੁਟਮਾਇਆ : 
ਜਉ ਤਉ ਪ੍ਰਮ ਖੋਲਣ ਕਾ ਚਾਉ ।। ਸਿਰੁ ਧਰਿ ਤਲੀ ਗਲੀ ਮੋਰੀ ਆਉ ।। 
ਇਤ ਮਾਰਗਿ ਪੈਰੁ ਧਰੀਜੈ ।। ਸਿਰੁ ਦੀਜੈ ਕਾਣਿ ਨ ਕੀਜੈ ।। 

(ਸਲੋਕ ਵਾਰਾਂ ਤੇ ਵਧੀਕ ਮ. ੧, ਪੰਨਾ ੧੪੧੨) 
ਸਿਰ ਮਾਨ, ਸਨਮਾਣ ਅਤੇ ਗਿਆਨ ਦਾ ਸੂਚਕ ਹੈ । ਸਿਰ ਝੁਕਾਉਣਾ ਜਾਂ ਸਿਰ ਦੇਣਾ ਕੋਈ 
ਮਾਂੜੀ-ਮੋਟੀ ਗੱਲ ਨਹੀ' ਹੈ । ਸਿਰ ਜਾਂ ਤਾਂ ਕੁਰਬਾਨੀ ਲਈ ਦਿੱਤਾ ਜਾਂਦ' ਹੈ ਜਾਂ ਸਮਰਪਣ 
ਲਈ । ਸਿਰ ਨੂੰ ਸੀਜ ਵੀ ਆਖਿਆ ਜਾਂਦਾ ਹੈ । ਸੀ ਗੂਰੂ ਤੇਗ਼ ਬਹਾਦਰ ਜੀ ਨੇ ਸਿਰਰ 
ਭਾਵ ਸਿਰੜ ਦੇ ਬਦਲੇ ਸੀਸ ਭੱਟ ਕੀਤਾ । ਆਪ ਜੀ ਦੀ ਇਹ ਕਿਰਿਆ ਕੁਰਬਾਨੀ ਦੀ 
ਕਿਰਿਆ ਸੀ । ਪੰਜ ਪਿਆਰਿਆਂ ਨੇ ਆਪਣੇ ਸੀਸ ਭੇਂਟ ਕੀਤੇ ! ਉਨ੍ਹਾਂ ਦੀ ਇਹ ਕਿਰਿਆ 
ਸਮਰਪਣ ਦੀ ਕਿਰਿਆ ਸੀ । ਗੁਰੂ ਨਾਨਕ ਦੋਵ ਜੀ ਉਪਦੇਸ਼ ਕਰਦੇ ਹਨ ਕਿ ਜੇਕਰ 
ਗੁਰਸਿੱਖੀ ਦੇ ਰਸਤੇ ਤੇ ਪੈਰ ਰੱਖਣਾ ਹੈ ਤਾਂ ਸਿਰ ਦੇਣ ਤੋ ਢਿੱਲ ਨਹੀ” ਕਰਨੀ । ਜੇਕਰ 
ਗੁਰਸਿੱਖੀ ਦੇ ਪ੍ਰੇਮ ਦੀ ਥੇਡ-ਖੋਡਣੀ ਹੈ ਤਾਂ ਸਿਰ ਤਲੀ ਤੇ ਰੱਖ ਕੇ ਇਸ ਪ੍ਰੇਮ ਦੀ ਗਲੀ 
ਆਉਣਾ ਪਵੇਗਾ । 

ਦੁਸਮੋਸ਼ ਪਿਤਾ ਜੀ ਨੇ ਇਸੇ ਪਵਿੱਤਰ ਫ਼ੁਰਮਾਨ ਨੂੰ ਅਮਲੀ ਰੂਪ ਦਿੰਦੇ ਹੋਏ ਪੰਜ 
ਸਿਜਾਂ ਦੀ ਮੰਗ ਕੀਤੀ । ਆਪ ਜੀ ਇਸ ਮੰਗ ਰਾਹੀ” ਆਪਣੇ ਸਿੱਖਾਂ ਦੇ ਪ੍ਰੋਮ, ਵਿਸ਼ਵਾਸ, 
ਦਿੜ੍ਹਤਾ ਅਤੇ ਬੀਰਤਾ ਦੀ ਪਤਖ ਕਰਨੀ ਚਾਹੁੰਦੇ ਸਨ । ਇਹ ਇਤਿਹਾਸ ਦਾ ਸੁਭਾਗ ਸੀ ਕਿ 
ਪੰਜ ਸਿੱਖ ਇਸ ਪ੍ਰੀਖਿਆ ਵਿਚੋਂ ਪੂਰੇ ਉੱਤਰੇ ਅਤੇ ਪੰਜ ਪਿਆਰੇ ਅਖਵਾਏ । 
(ਅ) ਪੰਜ ਪਿਆਰੇ ਚੁਣਨਾ 

ਭਾਈ ਕਾਨ ਸਿੰਘ ਨਾਭਾ 'ਮਹਾਨ ਕੋਸ਼' ਵਿਚ ਲਿਖਦੇ ਹਨ, ''ਗੁਰੂ ਨਾਨਕ ਦੇਵ ਤੱ” 
ਲੈ ਕੇ ਪੰਜ ਪਯਾਰੇ ਚੁਣੇ ਜਾਂਦੇ ਰਹੇ ਹਨ ਪਰ ਇਤਿਹਾਸ ਵਿਚ ਸਾਰਿਆਂ ਦੇ ਨਾਮ ਨ ਹੀ ਲਿਖੇ 
ਕੇਵਲ ਥੋੜੇ ਨਾਮ ਦਿੱਤੇ ਹਨ, ਜੇਹਾ ਕਿ ਗੁਰੂ ਅਰਜਨ ਦੇਵ ਜੀ ਦੇ ਪੰਜ ਪਯਾਰੋ-ਬਿਧੀ ਚੰਦ, 
ਜੇਠਾ, ਲੰਗਾਹ, ਪਿਰਾਣਾ ਅਤੇ ਭਾਈ ਪੈੜਾ; ਸ੍ਰੀ ਗੁਰੂ ਤੇਗ ਬਹਾਦੁਰ ਸਾਹਿਬ ਦੈ ਆਤਮ 
ਗਯਾਨੀ ਪੰਜ ਪਯਾਰੋ-ਦੀਵਾਨ ਮਤੀ ਦਾਸ, ਭਾਈ ਗੁਰਦਿੱਤਾ, ਭਾਈ ਦਿਆਲਾ, ਭਾਈ 
ਊਦਾ ਅਤੇ ਭਾਈ ਜੈਤਾ ।' ਭਾਈ ਸਾਹਿਬ ਨੇ ਜੋ ਤੱਥ ਲਿਖੋ ਹਨ ਉਸ ਤੋਂ ਜ਼ਾਹਰ ਹੈ ਕਿ 
ਪੰਜ ਪਿਆਰੇ ਚੁਣਨ ਦੀ ਪ੍ਰਬਾ ਦਸ਼ਮੋਸ਼ ਪਿਤਾ ਜੀ ਨੂੰ ਵਿਰਾਸਤ ਵਿਚੋਂ ਮਿਲੀ ਸੀ ਅਤੇ 
ਇਸ ਦੀ ਜੜ੍ਹ ਪਹਿਲਾਂ ਤੋ” ਹੀ ਮੌਜੂਦ ਸੀ । 


(3) 


ਪੰਜ ਸਿੱਖਾਂ ਦੀ ਮਹੱਤਾ ਭਾਈ ਗੁਰਦਾਸ ਜੀ ਦੇ ਇਸ ਕਥਨ ਤੋਂ ਵੀ ਪ੍ਰਗਟ ਹੁੰਦੀ 
ਹੈ ; 
ਇਕੁ ਸਿਖੁ ਦੁਇ ਸਾਧ ਸੈਗੁ ਪੰਜੀ” ਪ੍ਰਮੇਸਰੁ ॥ 
(ਵਾਰ ੧੩, ਪਉੜੀ ੧੦) 
ਪੰਜ ਗੁਰਮੁਖਾਂ ਦਾ ਦਰਜਾ ਸ਼ੁਰੂ ਤੋਂ ਹੀ ਗੁਰੂ-ਘਰ ਵਿਚ ਉੱਚ ਰਿਹਾ ਹੈ । 'ਪੰਜਾਂ ਵਿਚ 
ਪ੍ਰਮੇਸ਼ਟਰ' ਅਖਾਣ ਦੇ ਰੂਪ ਵਿਚ ਵੀ ਪੰਜਾਬੀ ਸਭਿਆਚਾਰ ਦਾ ਅੰਗ ਬਣ ਚੁੱਕਾ ਹੈ । 
'ਪੰਚਾਇਤ' ਸ਼ਬਦ ਵੀ ਪੰਚ ਜਾਂ ਪੰਜ ਸ਼ਬਦਾਂ ਨਾਲ ਸਬੈਧ ਰੁੱਖਦਾ ਹੈ । 'ਪੰਚਾਇਤ' ਦੀ 
ਆਵਾਜ ਨੂੰ ਰੱਥ ਦੀ ਆਵਾਜ਼ ਮੰਨਿਆ ਜਾਂਦਾ ਹੈ । 'ਜਪੁ' ਬਾਣੀ ਵਿਚ ਸ੍ਰੀ ਗੁਰੂ ਨਾਨਕ 
ਦੇਵ ਜੀ 'ਪੰਚ' ਸ਼ਬਦ ਦੀ ਮਹਿਮਾ ਕਰਦੇ ਹੋਏ ਫੁਰਮਾਉੱ'ਦੇ ਹਨ : 
ਪੰਚ ਪਰਵਾਣ ਪੰਚ ਪਰਧਾਨੁ !! _ (ਜਪੁ, ੩) 
ਮਾਰੂ ਸੋਲਰੇ ਵਿਚ ਆਪ ਜੀ ਦਾ ਹੈ ਫ਼ੁਰਮਾਨ ਹੈ : 
ਗੁਰਮਤਿ ਪੰਚ ਸਖੇ ਗੁਰ ਭਾਈ ॥ _ (ਪੰਨਾ ੧੦੪੧) 
ਜਦੋਂ' ਗੁਰੂ ਗੋਬਿੰਦ ਸਿੰਘ ਜੀ ਨੇ ਪੰਜ ਪਿਆਰਿਆਂ ਨੂੰ ਸਾਜਿਆ ਸੀ ਤਾਂ ਉਨ੍ਹਾਂ ਨੂੰ 
ਆਪਸ ਵਿਚ ਗੁਰ-ਭਾਈ ਹੋਣ ਦਾ ਵੀ ਦਰਜਾ ਦਿੱਤਾ ਸੀ । ਗੁਰੂ ਜੀ ਵਲ ਪੰਜ ਪਿਆਰੇ 
ਚੁਣਨ ਦੀ ਕਿਰਿਆ ਗੁਤ੍ਰ-ਘਰ ਦੀ ਚਲੀ ਆ ਰਹੀ ਮਰਿਆਦਾ ਦੇ ਅਨੁਕੂਲ ਸੀ ਅਤੇ ਆਪ 
ਗੁਰੂ-ਘਰ ਦੀ ਮਰਿਆਦਾ ਨੂੰ ਹੀ ਅੱਗੇ ਤੌਰ ਰਹੇ ਸਨ । ਭਾਈ ਸੈਤੋਖ ਸਿੰਘ ਜੀ ਇਸ 
ਮਰਿਆਦਾ ਦਾ ਜ਼ਿਕਰ ਕਰਦਿਆਂ ਲਿਖਦੇ ਹਨ : 
ਗੁਰੂ ਘਰ ਕੀ ਮਰਯਾਦਾ ਪੰਚਹੁ _(ਗੁਰ ਪ੍ਰਤਾਪ ਸੂਰਜ ਗ੍ਰੰਥ) 
(ਏ) ਅੰਮ੍ਰਿਤ ਛਕਾਉਣਾ 
'ਆੰਮ੍ਰਿਤ' ਸੰਸਕ੍ਰਿਤ ਭਾਸ਼ਾ ਦਾ ਸ਼ਬਦ ਹੈ । ਇਸ ਦਾ ਅਰਥ ਉਸ ਪੀਣ ਵਾਲੋਂ 
ਪਦਾਰਥ ਤੋਂ” ਹੈ ਜਿਸ ਦੇ ਪ੍ਰਭਾਵ ਨਾਲ ਮੌਤ ਨਹੀ” ਹੁੰਦੀ । ਸੰਸਾਰ ਦੇ ਇਤਿਹਾਸ ਵਿਚ 
'ਅੰਮ੍ਰਿਤ' ਦੀ ਇਕ ਪ੍ਰਪੱਕ ਪ੍ਰੰਪਰਾ ਹੈ । ਯ੍ਰਨਾਨ ਦੇ ਮਿਥਿਹਾਸ ਵਿਚ 'ਨੈਕਟਰ', ਈਸਾਈ 
ਧਰਮ ਵਿਚ ਜੀਵਨ ਜਲ ਜਾਂ ਬਪਤਿਸਮਾ, ਇਸਲਾਮ ਵਿਚ ਆਬਿ-ਹਯਾਤ, ਹਿੰਦੂ ਧਰਮ 
ਵਿਚ ਸੋਮ-ਰਸ ਜਾਂ ਮਿਉਖ ਆਦਿ ਦੀਆਂ ਮਿਸਾਲਾਂ ਇਸ ਪ੍ਰੰਪਰਾ ਦਾ ਹਿੱਸਾ ਹਨ । 
ਉਪਰੋਕਤ ਪ੍ਰੰਪਰਾ ਧਰਮ ਜਾਂ ਗੁਰੂ ਧਾਰਨ ਲਈ ਜ਼ਰੂਰੀ ਮੰਨੀ ਜਾਂਦੀ ਹੈ । ਇਸ ਨੂੰ 
ਗੁਰ-ਦੀਖਿਆ ਵੀ ਆਖਿਆ ਜਾਂਦਾ ਹੈ । ਗੁਰ-ਇਤਿਹਾਸ ਵਿਚ ਦਸ਼ਮੇਸ਼ ਜੀ ਤੋ ਪਹਿਲਾਂ 
'ਚਰਨ-ਪਾਹੁਲ' ਦੇਣ ਦੀ ਪ੍ਰਥਾ ਮੌਜੂਦ ਸੀ । ਭਾਈ ਗੁਰਦਾਸ ਜੀ ਇਸ ਪ੍ਰੰਪਰਾ ਦਾ ਵਰਣਨ 
ਕਰਦੇ ਹੋਏ ਲਿਖਦੇ ਹਨ : 
ਚਰਨ ਧੋਇ ਰਹਿਰਾਸਿ ਕਰਿ ਚਰਣਾਮਿਰਿਤ ਸਿਖਾਂ ਪੀਲਾਇਆ । 
(ਵਾਰ ੧, ਪਉੜੀ ੨੩) 


(4) 


'ਅੰਮ੍ਰਿਤ' ਸ਼ਬਦ ਦੀ ਵਰਤੇ` ਭਗਤ ਸਾਹਿਬਾਨ ਦੀ ਬਾਣੀ ਵਿਚ ਪ੍ਰਭੂ ਦੇ ਨਾਮ ਲਈ 
ਕੀਤੀ ਗਈ ਹੈ । ਗੁਰੂ ਸਾਹਿਬਾਨ ਵਲੋ" ਰਚਿਤ ਬਾਣੀ ਵਿਚ ਹੀ 'ਆਮਿਰਿਤ' ਸ਼ਬਦ ਬਹੁਤ 
ਵਾਰ ਆਇਆਂ ਹੈ । ਹਰੀ ਦੇ ਨਾਮ ਨੂੰ ਹੀ ਅੰਮ੍ਰਿਤ ਆਖਿਆ ਗਿਆ ਹੈ। ਆੰਮ੍ਰਿਤ ਪੀਣ 
ਦਾ ਵੀ ਜ਼ਿਕਰ ਹੈ ਅਤੇ ਅੰਮ੍ਰਿਤ ਦੇ ਕੇਵਲ ਇਕ ਰੋਣ ਦਾ ਵੀ ਸਪੱਸ਼ਟ ਉਲੋਖ ਹੈ । 
ਗੁਰਬਾਣੀ ਵਿਚ ਇਹ ਕਥਨ ਦਰਜ ਹਨ : 

ਅੰਮ੍ਰਿਤ ਪੀਵੈ ਅਮਰੁ ਸੋ ਹੋਇ ।। (ਗਉੜੀ ਮ: ੫, ੨੮੭) 
ਅਤੇ 
ਅੰਮ੍ਰਿਤੁ ਹਰਿ ਹਰਿ ਨਾਮੁ ਹੈ । (ਬਿਹਾਗੜਾ ਮ: ੪, ਪੰਨਾ ੫੩੮) 
ਅਤੋਂ 
ਨਾਨਕ ਆੰਮ੍ਰਿਤ ਏਕ ਹੈ ਦੂਜਾ ੰਮਿ੍‌ਤ ਨਾਹਿ ॥ (ਵਾਰ ਸਾਰੋਗ ਮ: ੨, ੧੨੩੮) 
ਸ਼੍ਰੀ ਗੁਰੂ ਅਰਜਨ ਦੇਵ ਜੀ ਗੁਰ-ਦੀਖਿਆ ਦੀ ਮਹੱਤਾ ਦੱਸਦੇ ਹੋਏ ਫੁਰਮਾਉ'ਦੇ ਹਨ : 
ਬਿਨੁ ਗੁਰ ਦੀਖਿਆ ਕੌਸੇ ਗਿਆਨੁ ॥ (ਭੈਰਉ ਮ. ੫, ੧੧੪੦) 
ਗੁਰ-ਦੀਖਿਆ ਪ੍ਰਾਪਤ ਕਰਕੇ ਹੀ ਮਨੁੱਖ ਗੁਰੂ ਵਾਲਾ ਬਣਦਾ ਹੈ ਅਤੇ ਗੁਰੂ ਵਾਲਾ ਬਣਕੇ ਹੀ 
ਗਿਆਨ.ਪ੍ਰਾਪਤ ਕਰ ਸਕਦਾ ਹੈ । 

ਉਪਰੋਕਤ ਕੀਤੀ ਗਈ ਵਿਚ'ਰ ਤੋ ਇਹ ਸਪੱਸਟ ਹੋ ਜਾਂਦਾ ਹੈ ਕਿ ਗੁਰੂ ਗੋਬਿੰਦ 
ਸਿੰਘ ਜੀ ਨੇ 'ਖੰਡੇ ਦੀ ਪਾਹੁਲ' ਦੇਣ ਦਾ ਜੋ ਫੈਸਲਾ ਕੀਤਾ ਉਹ ਅਸ& ਵਿਚ ਗੁਰਬ'ਣੀ 
ਵਿਚ ਦਰਸਾਏ 'ਆੰਮਿਿਤ' ਸ਼ਬਦ ਦੀ ਪਾਲਣਾ ਹੀ ਸੀ ਅਤੇ ਇਹ 'ਚਰਨ ਪਾਹੁਲ' ਤੋ” 
ਵਿਕਸਿਤ ਹੋਇਆ ਰੂਪ ਸੀ । ਗੁਰਦੀਖਿਆ ਦੇਣ ਦਾ ਅਧਿਕਾਰੀ ਪਹਿਲਾਂ ਕੇਵਲ ਪੈਗੰਬਰ 
ਅਵਤਾਰ ਜਾਂ ਗੁਰੂ ਸੀ ਪਰ ਗੁਰੂ ਜੀ ਨੇ ਪੰਜ ਸਿੱਖਾਂ ਦੁਆਰਾ ਗੁਰਦੀਖਿਆ ਦੇਣ ਦਾ 
ਨਿਵੇਕਲਾ ਵਿਚਾਰ ਸੰਸਾਰ ਸਾਹਮਣੇ ਪੋਸ਼ ਠੀਤਾ । 

'ਖੰਡੇ ਦੀ ਪਾਹੁਲ' ਸਰਬ-ਲੋਹ ਦੇ ਬਾਟੇ ਵਿਚ ਨਿਰਮਲ ਜਲ ਪਾ ਕੇ ਅਤੇ ਉਸ ਵਿਚ 
ਪਤਾਸੇ ਪਾ ਕੇ ਤਿਆਰ ਕੀਤੀ ਜਾਂਦੀ ਹੈ । ਪੰਜ ਪਿਆਰੇ ਬੀਰ-ਆਸਣ ਲਾ ਕੇ ਬਾਂਣੀ ਪੜ੍ਹਦੇ 
ਹੋਏ ਇਹ ਪਾਹੁਲ ਤਿਆਰ ਕਰਦੇ ਹਨ । ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼੍ਹਰੀ ਵਿਚ ਇਹ 
ਪਾਹੁਲ ਤਿਆਰ ਹੰਦੀ ਹੈ । 

ਦਸਮੇਸ਼ ਜੀ ਵਲੋਂ“ ਆੰਮ੍ਰਿਤ ਛਕਾਉਣ ਦੀ ਰਵਾਇਤ ਨਿਰਸੈਦੇਹ ਗੁਰਬਾਣੀ-ਪ੍ਰਧ ਨ 
ਹੈ । ਨਿਰਮਲ ਜਲ ਗੁਰਬਾਣੀ ਦੇ ਪ੍ਰਭਾਵ ਸਦਕਾ ਖੰਡੇ ਅਤੇ ਪਤਾਸਿਆਂ ਦੀ ਛੁਹ ਪਾਂ ਕੇ 
ਆੰਮ੍ਰਿਤ ਬਣ ਜਾਂਦਾ ਹੈ । 

(ਸ) ਆਪੇ ਗੁਰ ਚੇਲਾ ਬਣਨਾ 

ਪੰਜ ਪਿਆਰਿਆਂ ਨੂੰ ਆੰਮ੍ਰਿਤ ਛਕਾਉਣ ਤੋ ਬਾਅਦ ਸੀ ਗੁਰੂ ਗੋਬਿੰਦ ਸਿੰਘ ਜੀ ਨੇ 
ਖ਼ੁਦ ਉਨ੍ਹਾਂ ਪਾਸੋ“ ਅੰਮ੍ਰਿਤ ਦੀ ਦਾਤ ਮੰਗੀ । ਇਸ ਤਰ੍ਹਾਂ ਆਪ ਆਪੋ ਟੀ ਗੁਰੂ ਅਤੇ ਆਪੇ 
ਹੀ ਚੇਲਾ ਬਣ ਗਏ । 


(5) 


'ਆਪੇ ਗੁਰ ਚੇਲਾ' ਬਣਨ ਦੀ ਪਵਿੱਤਰ ਘਟਨਾ ਦਾ ਅਧਾਰ ਪਹਿਲਾਂ ਤੋ” ਹੀ ਗੁਰ- 
ਇਤਿਹਾਸ ਵਿਚ ਮੌਜੂਦ ਸੀ ' ਭਾਈ ਗੁਰਦਾਸ ਜੀ ਦੀਆਂ ਵਾਰਾਂ ਤੋ ਇਸ ਤੱਥ ਦੀ ਭਲੀ- 
ਭਾਂਤ ਪੁਸ਼ਟੀ ਹੁੰਦੀ ਹੈ । ਆਪ ਜੀ ਦਾ ਕਥਨ ਹੈ : 

ਗੁਰ ਚੇਲਾ ਚੋਲ' ਗੁਰੂ ਬੇਧਿ ਹੀਰੈ ਹੀਰਾ ॥ (ਵਾਰ ੯, ਪਉੜੀ ੮) 
ਗੁਰੂ ਚੇਲਾ ਹੌ ਜਾਂਵੇ ਅਤੇ ਚੇਲਾ ਗੁਰੂ ਹੋ ਜਵ; ਇਹ ਹੈ ਗੁਰੂ-ਚਲੋ ਦੀ ਮੁਹੱਬਤ ਦਾ ਚੋਜ ' 
ਪੀਰ-ਮੁਰੀਦ ਅਤੇ ਗੁਰੂ-ਚੋਲੋ ਦੇ ਸਬੰਧਾਂ ਵਿਚ ਕੋਈ ਅੰਤਰ ਹੀ ਨਾ ਰਹੇ, ਇਹ ਹੈ ਗੁਰੂ ਚੇਨ 
ਦੀ ਇਕਮਿਕਤਾ । ਹੀਰ' ਜਦੇ' ਹਾਰੇ ਨੂੰ ਵਿੰਨ੍ਹਦਾ ਹੈ ਤਾਂ ਉਸ ਦੀ ਕਣੀ ਦੀ ਅਣੀ ਹੀਰੇ 
ਵਿਚ ਸਮਾਂ ਜਾਂਦੀ ਹੈ । 

ਗੁਰੂ ਨਾਨਕ ਦੇਵ ਜੀ ਨੇ ਜੀ ਦੇ-ਜੀ ਭਾਈ ਲਹਿਣਾ ਜੀ ਨੂੰ ਗੁਰੂ ਅੰਗਦ ਦੇਵ ਜੀ 
ਦੇ ਰੂਪ ਵਿਚ ਗੁਰ-ਗੱਦੀ ਤੇ ਬਿਰਾਜਮਾਨ ਕੀਤਾ । ਇਸ ਤਰ੍ਹਾਂ ਗੁਰ੍ਹ ਜੀ ਨੇ ਇਕ ਸਮੋ” ਚੇਲੇ 
ਨੂੰ ਗੁਰੂ ਵਿਚ ਤਬਦੀਲ ਕਰ ਦਿੱਤਾ ਸੀ । ਉਸ ਸਮੇ" ਗੁਰੂ ਅਤੇ ਚੇਲ ਵਿਚ ਕੋਈ ਭਦ 
ਨਹੀਂ ਸੀ ਰਿਹਾ । ਗੁਰੂ ਸਮੁੰਦਰ ਸੀ, ਚੇਲਾ ਨਦੀ ਸੀ । ਨਦੀ ਸਮ੍ੰਦਰ ਵਿਚ ਜਾ ਮਿਲੀ 
ਸੀ । ਨਦੀ ਸਮੁੰਦਰ ਦਾ ਹੀ ਰੂਪ ਹੋ ਗਈ ਸੀ । 

ਸੋ ਜਦ' ਗੁਰੂ ਗੋਬਿੰਦ ਸਿੰਘ ਜੀ ਨੇ ਫੈਸਲੇ ਕਰਨ ਦੀ ਸ਼ਕਤੀ ਪੰਜ ਪਿਆਰਿਆਂ ਦੇ 
ਹੱਥ ਵਿਚ ਦਿੱਤੀ, ਸੰਗਤ ਨੂੰ 'ਇੱਕੀ ਵਿਸਵੇ' ਆਖਿਆ ਅਤੇ ਗੁਰੂ ਗ੍ਰੰਥ ਸਾਹਿ੫ ਜੀ ਨੂੰ ਗੁਰੂ 
ਦੀ ਪਦਵੀ ਦਿੱਤੀ ਤਾਂ ਆਪ ਉਸੇ ਸਿਧਾਂਤ ਨੂੰ ਅਮਲੀ ਜਾਮਾ ਪਹਿਨਾ ਰਹੇ ਸਨ, ਜਿਹੜਾ 
ਗੁਰੂ ਨਾਨਕ ਦੇਵ ਜੀ ਨੇ ਪ੍ਰਚਾਰਿਆ ਸੀ ਅਤੇ ਜਿਸ ਦੀ ਵਿਆਖਿਆ ਭਾਈ ਗੁਰਦਾਸ ਜੀ 
ਨੇ ਆਪਣੀਆਂ ਵਾਰਾਂ ਵਿਚ ਕੀਤੀ ਸੀ । 

ਗੁਰੂ ਅਤੇ ਸਿੱਖ ਭਾਵ ਗੁਰੂ ਅਤੇ ਚੋਲੇ ਦੀ ਇਕਮਿਕਤਾ ਦੀ ਪੁਸ਼ਟੀ ਗੁਰਬਾਣੀ 
ਵਿਚੋਂ ਵੀ ਹੁੰਦੀ ਹੈ । ਡਾ. ਭਾਈ ਜੋਧ ਸਿੰਘ ਜੀ ਤਾਂ 'ਗੁਰਮਤਿ ਨਿਰਣਯ' ਵਿਚ ਇਥੇ” ਤੱਕ 
ਲਿਖਦੇ ਹਨ : 'ਜਦੋ' ਸਿੱਖ ਪੂਰਨ ਤੌਰ ਤੇ ਹਉਮੈ ਦਾ ਨਾਸ ਕਰਕੇ ਨਾਮ ਵਿਚ ਲੀਨ ਰਦਾ 
ਹੈ ਫਿਰ ਉਹ ਗੁਰੂ ਰੂ4 ਹੋ ਜਾਂਦ' ਹੈ ।' (ਪੰਨਾ ੧੪੯) 

ਪਵਿੱਤਰ ਫੁਰਮਾਨ ਹਨ . 

ਨਾਨਕ ਗੁਰ ਤੋ ਗੁਰੁ ਹਇਆ ਵੇਖਹੁ ਤਿਸ ਕੀ ਰਜਾਇ ॥ 

ਇਹ ਕਾਰਣੁ ਕਰਤਾ ਕਰੇ ਜੋਤੀ ਜੋਤਿ ਸਮਾਇ । 
(ਗੂਜਰੀ ਮ: ੩, ੪੬੦-੯੧) 

ਅਤੇ 
ਗੁਰੂ ਸਿਖੁ ਸਿਖੁ ਗੁਰੂ ਹੈ ਏਕ ਗੁਰ ਉਪਦੇਸੁ ਚਲਾਏ ।। 
ਰਾਮ ਨਾਮ ਮੰਤ ਹਿਰਦੈ ਦੇਵੈ ਨਾਨਕ ਮਿਲਣੁ ਸੁਭਾਏ । 
(ਆਸਾ ਮ: ੩, ੪੪੪) 


(6) 


ਕਹਿਣ ਦਾ ਭਾਵ ਇਹ ਹੈ ਕਿ ਦਸ਼ਮੇਸ਼ ਪਿਤਾ ਜੀ ਵਲ“ 'ਆਪੇ ਗੁਰ ਚੇਲਾ' ਦੀ ਜੋ ਮਹਾਨ 
ਪ੍ਰੰਪਰਾ ਅਮਲ ਵਿਚ ਲਿਆਂਦੀ ਗਈ ਉਸ ਦਾ ਪਿਛੋਤੜ ਅਤੇ ਉਸ ਦੀ ਜੜ੍ਹ ਪਹਿਲਾਂ ਤੋਂ 
ਹੀ ਗੁਰਬਾਣੀ ਅਤੇ ਗੁਰ-ਵਿਤਿਹਾਸ ਵਿਚ ਮੌਜੂਦ ਸੀ । 
(ਹ) ਰਹਿਤ ਮਰਯਾਦਾ ਦਾ ਐਲਾਨ ਕਰਨਾ 
'ਖੰਡੇ ਦੀ ਪਾਹੁਲ' ਭਾਵ (ਅੰਮ੍ਰਿਤ ਛਕਾ ਕੇ ਪੰਜ ਪਿਆਰੇ ਸਾਜਣ ਤੋ' ਬਾਅਦ ਉਨ੍ਹਾਂ 
ਪਾਸੋ' ਖ਼ੁਦ ਅੰਮ੍ਰਿਤ ਛਕ ਕੇ ਗੁਰੂ ਜੀ ਨੋ ਖਾਲਸ ਪੰਥ ਲਈ ਇਕ ਨਿਸ਼ਚਿਤ ਰਹਿਤ- 
ਮਰਯਾਦਾ ਦਾ ਐਲਾਨ ਵੀ ਕੀਤਾ । ਫਿਹ ਦੋ ਤਰ੍ਹਾਂ ਦੀ ਰਹਿਤ ਸੀ ਇਕ ਬਾਹਰੀ ਅਤੇ ਦੂਜੀ 
ਅੰਤਰੀਵੀ । 
ਬਾਹਰੀ ਰਹਿਤ ਲਈ ਗੁਰੂ ਜੀ ਨੇ ਪੰਜ ਕਕਾਹ ਕੇਸ, ਕੇਘਾ, ਕੜਾ, ਕਛਹਿਰਾ ਅਤੇ 
ਕਿਰਪਾਨ ਧਾਰਨ ਦਾ ਹੁਕਮ ਦਿੱਤਾ । ਕੇਸਾਂ ਨੂੰ ਸਭ ਤੋ" ਵੱਧ ਮਹਾਨਤਾ ਦਿੱਤੀ ਗਈ । ਕੋਸ 
ਕਤਲ ਕਰਵਾਉਣ ਵਾਲੇ ਨੂੰ ਪਤਿਤ ਮੰਨਿਆ ਗਿਆ ਜਦੋ” ਕਿ ਬਾਕੀ ਚਾਰ ਕਕਾਰ ਨਾਂ 
ਰੱਖਣ ਵਾਲੇ ਨੂੰ ਕੇਵਲ ਤਨਖਾਹੀਆ ਕਰਾਰ ਦੋਣ ਦਾ ਰੁਕਮ ਕੀਤਾ ਗਿਆ। ਕੇਸਾਂ ਦੀ ਹੋਂਦ 
ਨੂੰ 'ਸਾਬਤ ਸੂਰਤ' ਮੰਨਿਆ ਗਿਆ । ਸਾਬਤ ਸੂਰਤ ਰੱਖ ਕੇ ਦਸਤਾਰ ਸਜਾਉਣ ਦੀ ਗੱਲ 
ਗੁਰਬਾਣੀ ਵਿਚ ਦਰਜ ਹੋਣ ਕਰਕੇ ਗੁਰੂ ਜੀ ਦ' ਇਹ ਹੁਕਮ ਕੋਈ ਨਵੀ ਗੱਲ ਨਹੀ" ਸੀ। 
ਪਹਿਲੇ ਨੌ” ਗੁਰੂ ਸਾਹਿਬਾਨ ਦੇ ਅਤੇ ਪੁਰਾਤਨ ਸਿੱਖਾਂ ਦੇ ਜਰੂਪ ਸਬੰਧੀ ਮਿਲਦੇ ਪੁਰਾਤਨ 
ਚਿੱਤਰ ਵੀ ਇਸ ਗੱਲ ਦੀ ਸ਼ਾਹਦੀ ਭਰਦੇ ਹਨ । ਗੁਰ੍ਹ ਨਾਨਕ ਦੇਵ ਜੀ ਦੇ ਸਪੁੱਤਰ ਬਾਬਾਂ 
ਸੀ ਚੈਦ ਜੀ ਦੀ ਉਦਾਸੀ ਸੈਪ੍ਰਦਾ ਨਾਲ ਸਬੈਧਤ ਰਹਿਤਨਾਮਿਆਂ ਵਿਚ ਕੇਸਾਧਾਰੀ ਹੋਣ ਦਾ 
ਹੁਕਮ ਦਿੱਤਾ ਹੋਇਆ ਹੈ । ਗੁਰਬਾਣੀ ਦਾ ਇਹ ਫ਼ੁਰਮਾਨ ਵੀ ਇਸ ਸਬੇਧੀ ਸਪੱਸਟ ਆਦਸ਼ 
ਦਿੰਦਾ ਹੈ : 
ਨਾਪਾਕ ਪਾਕੁ ਕਰਿ ਹਦੂਰਿ ਹਦੀਸਾ 
ਸਾਬਤ ਸੂਰਤਿ ਦਰਤਾਰ ਸਿਰਾ ॥ (ਮਾਰੂ ਸੋਹਲੇ ਮ: ੫, ੧੦੮੪) 
ਭਗਤ ਕਬੀਰ ਜੀ ਪਰਮਾਤਮਾ ਦੋ ਰੂਪ ਨੂੰ ਬੜ ਸੁੰਦਰ ਸ਼ਬਦਾਂ ਵਿਚ ਇਉ” ਬਿਆਨ ਕਰਦੇ 
ਹਨ : 
ਖੂਬੁ ਤੇਰੀ ਪਗਰੀ ਮੀਠੈ ਤੋਰੇ ਬਲ ॥ (ਤਿਲੇਗ, ਕਬੀਰ ਜੀ, ੭੨੭) 
ਇਸ ਤਰ੍ਹਾਂ ਪਗੜੀ ਜਾਂ ਦਜਤਾਰ ਵਾਲੀ ਸੂਰਤ ਨੂੰ ਉੱਤਮ ਸ੍ੂਟਤ ਮੈਨਿਆ ਗਿਆ 
ਹੈ । ਭਗਤ ਸਾਹਿਬਾਨ, ਸੰਸਾਰ ਭਰ ਦੇ ਧਾਰਮਿਕ ਮਹਾਂਪੁਰਸਾਂ, ਫ਼ਿਲਾਸਫ਼ਰਾਂ, ਰਿਸ਼ੀਆਂ- 
ਮੁਨੀਆਂ, ਕਵੀਆਂ ਆਦਿ ਦੀਆਂ ਤਸਵੀਰਾਂ ਦੇਖਿਆਂ ਪਤਾ ਲੱਗਦਾ ਹੈ ਕਿ ਇਨ੍ਹਾਂ ਦੀ ਬਹੁ- 
ਗਿਣਤੀ ਕੇਸਾਧਾਰੀ ਅਤੇ ਪਗੜੀ ਵਾਲੀ ਹੈ । 
ਇਸ ਲਈ ਗੁਰੂ ਗੋਬਿੰਦ ਸਿੰਘ ਜੀ ਨੇ ਜੋ ਬਾਹਰੀ ਸਰੂਪ ਖ਼ਾਲਸਾ ਪੈਥ ਲਈ ਜ਼ਰੂਰੀ 
ਦਰਸਾਦਿਆ ਉਹ ਇਤਿਹਾਸ-ਮਿਥਿਹਾਸ ਵਿਚੋ ਚੁਣ ਕੇ ਲਈ ਹੋਈ ਵਧੀਆ ਚੀਜ਼ ਸੀ । 


(7) 


ਕੰਘੇ ਦਾ ਸਬੰਧ ਜ਼ਾਹਰ ਤੌਰ ਤੋਂ ਕੇਸਾਂ ਦੀ ਸੰਭਾਲ ਅਤੇ ਸਫਾਈ ਨਾਲ ਹੈ । ਇਸ 
ਨਾਲ ਰੱਖਿਆਂ ਸਫ਼ਾਈ ਵਿਰ ਅਣਗਹਿਲੀ ਨਹੀ ਹੁੰਦੀ । ਕੜਾ ਵੀ ਕੋਈ ਨਵੀ" ਚੀਜ਼ 
ਨਹੀ ਸੀ । ਪਹਿਲਾਂ ਤੋ ਬਾਹਾਂ ਵਿਚ ਸਨੇ-ਚਾਂਦੀ ਦੇ ਕੜੇ ਪਾਉਣ ਦਾ ਰਿਵਾਜ ਸੀ । 
ਗੁਰੂ ਜੀ ਨੇ ਲੋਹੇ ਦਾ ਕੜਾ ਪਹਿਨਣ ਦਾ ਹੁਕਮ ਦਿੱਤਾ । ਕੜਾ ਜਾਂ ਵੰਗ ਮਨੁੱਖੀ ਜੀਵਨ 
ਨੂੰ ਕਿਸੇ ਰਿਸ਼ਤੇ ਜਾਂ ਬਧਨ ਵਿਚ ਜੋੜਨ ਲਈ ਹਨ । ਕੜਾ ਅਨੁਸ਼ਾਸਨ ਦਾ ਸੂਚਕ ਹੈ ਅਤੇ 
ਜੀਵਨ ਦੇ ਕਾਰਜ ਕਰਦਿਆਂ ਇਹ ਗੁਰੂ ਦੀ ਯਾਦ ਦਿਵਾਉ'ਦਾ ਰਹਿੰਦਾ ਹੈ । ਕੜਾ 
ਵਹਿਮਾਂ-ਭਰਮਾਂ ਨੂੰ ਨਾ ਮੰਨਣ ਦੀ ਨਿਸ਼ਾਨੀ ਵੀ ਹੈ 

ਕਛਹਿਰਾ ਵਰਦੀ ਦਾ ਹਿੱਸਾ ਬਣਾਇਆ ਗਿਆ ਹੈ । ਨੌਗੇਜ ਨੂੰ ਢੱਕਣ ਲਈ ਇਹ 
ਇਕ ਉੱਮ ਵਸਤਰ ਹੋਣ ਕਰਕੇ ਗੁਰੂ ਜੀ ਨੇ ਇਸ ਨੂੰ ਕਕਾਰਾਂ ਵਿਚ ਸ਼ਾਮਲ ਕੀਤਾਂ । ਇਹ 
ਵਸਤਰ ਵੀ ਕੋਈ ਨਵੀ` ਚੀਜ਼ ਨਹੀ' ਸੀ ਪਹਿਲਾਂ ਤੱ ਹੀ ਇਸ ਦੀ ਵਰਤੋਂ' ਕੀਤੀ ਜਾ 
ਰਹੀ ਸੀ । 

ਕਿਰਪਾਨ ਨੂੰ ਪੰਜ ਕਕਾਰਾਂ ਵਿਚ ਸ਼ਾਮਲ ਕਰਕੇ ਗੁਰੂ ਗੋਬਿੰਦ ਸਿੰਘ ਜੀ ਨੇ ਅਸਲ 
ਵਿਚ ਸ੍ਰੀ ਗੁਰੂ ਹਰਿਗੋਬਿੰਦ ਸਾਹਿਤ ਵਾਲੀ ਮੀਰੀ-ਪੀਰੀ ਪ੍ਰੰਪਰਾ ਨੂੰ ਅੱਗੇ ਤੋਰਿਆ ਸੀ । 
ਕਿਰਪਾਨ ਸਿੱਖਾਂ ਨੂੰ ਸੰਤ-ਸਿਪਾਹੀ ਬਣਾਉਣ ਲਈ ਜ਼ਰੂਰੀ ਸੀ । ਚਿੰਨ੍ਹ ਵਜੋ ਵੀ ਕਿਰਪਾਨ 
ਅਣਖ, ਬਹਾਦਰੀ ਅਤੇ ਦ੍ਰਿੜ੍ਹਤਾ ਦੀ ਸ਼ੂਚਕ ਹੋਣ ਕਰਕੇ ਗੁਰੂ ਜੀ ਨੇ ਇਸ ਨੂੰ ਰਹਿਤ ਦਾ 
ਅੰਗ ਬਣਾਇਆ । 

ਉਪਰੋਕਤ ਵਿਚਾਰ ਇਹ ਸਪੱਜਟ ਕਰਦੀ ਹੈ ਕਿ ਪੰਜ ਕਕਾਰਾਂ ਦਾ ਹੁਕਮ ਗੁਰੂ ਜੀ 
ਅਚਨਚੇਤ ਨਹੀ” ਕਰ ਦਿੱਤਾ । ਅਸਲ ਵਿਚ ਇਹ ਕਕਾਰ ਪਹਿਲਾਂ ਹੀ ਸਿੱਖਾਂ ਪਾਸ 
ਮੌਜੂਦ ਸਨ । ਪਰ ਇਨ੍ਹਾਂ ਨੂੰ ਧਾਰਨ ਕਰਨ ਦੇ ਸਬਧ ਵਿਚ ਪਕਿਆਈ ਨਹੀ” ਸੀ । ਗੁਰੂ 
ਜੀ ਨੇ ਅਨੁਸ਼ਾਸਨ ਅਤੇ ਪਕਿਆਈ ਨੂੰ ਯਕੀਨੀ ਬਣਾਉਣ ਲਈ ਇਹ ਕਕਾਰ ਸਿੱਖਾਂ ਲਈ 
ਜਰੂਰੀ ਕਰ ਦਿੱਤੇ । 

ਪੈਜ-ਕਕਾਰੀ ਜੀਵਨ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਨਾਮ ਦਾਨ ਇਸ਼ਨਾਨ ਨਾਲ 
ਜੋੜਿਆ । ਕੇਵਲ ਅਕਾਲ ਪੁਰਤ ਨੂੰ ਮੰਨਣ ਦਾ ਹੁਕਮ ਦਿੱਤਾ । ਸਵੇਰੇ ਉੱਠ ਕੇ ਇਸਨਾਨ 
ਕਰਨਾ, ਨਾਮ ਜਪਣਾ, ਗੁਰਬਾਣੀ ਦਾ ਨਿਤਨੇਮ ਕਰਨਾ. ਸਤਿਸੰਗਤ ਵਿਚ ਜਾਣਾ, ਸੇਵਾ 
ਕਰਨਾ, ਕਿਰਤ ਕਰਕੇ ਵੌਡ ਕ ਛਕਣਾ ਅਤੇ ਵਾਹਿਗੁਰੂ ਦੀ ਰਜ਼ਾ ਵਿਚ ਰਹਿਣਾ ਇਹ ਸਨ 
ਕੁੜ ਆਵੇੜ ਜੋ ਗੁ] ਜੀ 5ੈ ਹਿੱਤਾਂ ਵੀ ਗੰ?ਝੀ-ਤਹਿਡੀ ਝੀ ਜਾਰੀ ਕੀਤੇ । ਕੁਝ ਗੱਲਾਂ 
ਤੋਂ ਮਨਾਹੀ ਵੀ ਕੀਤੀ । ਚਾਰ ਕੁਰਹਿਤਾਂ ਵੀ ਦੱਸੀਆਂ । ਇਹ ਕੁਰਹਿਤਾਂ ਹਨ : ਕੇਸਾਂ ਦੀ 
ਬੇਅਦਬੀ, ਕੁੱਠਾ ਖਾਣਾ, ਪਰ-ਇਸਤ੍ਰੀ ਜਾਂ ਪਰ-ਪੁਰਸ਼ ਦਾ ਗਮਨ ਅਤੇ ਤਮਾਕੂਹ ਦਾਂ 
ਵਰਤਣਾ । ਇਸ ਤੱ ਇਲਾਵ' ਗੁਰੂ ਜੀ ਨੇ ਮ੍ਰਰਤੀ-ਪੂਜਾ, ਵਹਿਮਾਂ-ਭਰਮਾਂ, ਜੈਤਰ-ਮੈਤਰ- 
ਤੱਤਰ, ਛੂਤ-ਛਾਤ, ਸ਼ੂਤਕ-ਪਾਤਕ ਆਦਿ ਤੋ ਵੀ ਵਰਜਿਆ । 

ਜੇਕਰ ਉਪਰੋਕਤ ਸਾਰੀਆਂ ਗੱਲਾਂ ਨੂੰ ਗੁਰਬਾਣੀ ਅਤੇ ਭਾਈ ਗੁਰਦਾਸ ਜੀ ਦੀਆਂ 


(8) 


ਵਾਰਾਂ ਵਿਚੋ" ਲੱਭਣ ਦਾ ਯਤਨ ਕਰੀਏ ਤਾਂ ਇਹ ਕੋਈ ਔਖਾ ਕੈਮ ਨਹੀ” । ਕਿਉ” ਕਿ 
ਇਨ੍ਹਾਂ ਗੱਲਾਂ ਸੈਧੀ ਆਦੇਸ਼ ਬਾਰ-ਬਾਰ ਗੁਰਬਾਣੀ ਅਤੇ ਭਾਈ ਗੁਰਦਾਸ ਜੀ ਦੀਆਂ 
ਵਾਰਾਂ ਵਿਚ ਦਿੱਤੇ ਹਏ ਹਨ । ਹੇਠਾਂ ਕੁਝ ਪਵਿੱਤਰ ਕਥਨ ਦਰਜ ਕੀਤੇ ਜਾਂਦੇ ਹਨ ਜਿਨ੍ਹਾਂ 
ਤੋਂ ਇਹ ਪਤਾ ਲੱਗਦਾ ਹੈ ਕਿ ਦਸ਼ਮੇਸ਼ ਪਿਤਾ ਜੀ ਨੇ ਜੋ ਰਹਿਤ ਸਾਨੂੰ 1699 ਦੀ 
ਵਿਸਾਥੀ ਮੌਕੇ ਦੱਸੀ ਉਸ ਦੀ ਸਿੱਖਿਆ ਤਾਂ ਸਿੱਖਾਂ ਨੂੰ ਗੁਰੂ ਨਾਨਕ ਦੇਵ ਜੀ ਦ ਸਮੋ ਤੱ 
ਹੀ ਮਿਲਦੀ ਆ ਰਹੀ ਸੀ । 


85 


੧ 


ਗੁਰ ਸਤਿਗੁਰ ਕਾ ਜੋ ਸਿਖੁ ਅਖਾਏ ਸੁ ਭਲਕੇ ਉਠਿ ਹਰਿਨਾਮੁ ਧਿਆਵੈ ।। 
ਉਦਮੁ ਕਰੇ ਭਲਕੇ ਪਰਭਾਤੀ ਇਸਨਾਨੁ ਕਰੇ ਅਮ੍ਰਿਤਸਰਿ ਨਾਵੈ ॥ 
ਉਪਦਸਿ ਗੁਰੂ ਹਰਿ ਹਰਿ ਜਪੁ ਜਾਪੈ ਸਭਿ ਕਿਲਵਿਖ ਪਾਪ ਦੋਖ ਲਹ ਜਾਵੈ । 
ਫਿਰਿ ਚੜੇ ਦਿਵਸੁ ਗੁਰਬਾਣੀ ਗਾਵੈ 
ਬਹਿਦਿਆ ਉਠਦਿਆ ਹਰਿਨਾਮੁ ਧਿਆਵੈ ॥ 

(ਵਾਰ ਗਉੜੀ ਮ: ੪, ੩੦੫) 


ਦੇਵੀ ਦੇਵਾ ਪੂਜੀਐ ਭਾਈ ਕਿਆ ਮਾਗਉ ਕਿਆ ਦੇਹਿ ।। 
ਪਾਹਣੁ ਨੀਰਿ ਪਖਾਲੀਐ ਭਾਈ ਜਲ ਮਹਿ ਬੂਡਹਿ ਤੋਹਿ ॥ 
(ਸੋਰਠਿ ਮ: ੧, ੬੩੭) 
ਘਾਲਿ ਖਾਇ ਕਿਛੁ ਹਥਹੁ ਦੇਇ । 
ਨਾਨਕ ਰਾਹੁ ਪਛਾਣਹਿ ਸੇਇ ॥ (ਵਾਰ ਸਾਰਗ ਮ: ੧, ੧੨੪੫) 
ਹਕ ਪਰਾਇਆ ਨਾਨਕਾ ਉਸੁ ਸ਼ੂਅਰ ਉਸੁ ਗਾਇ ॥ 
(ਵਾਰ ਮਾਂਝ ਮ: ੧. ੧੪੧) 
ਜੈਸਾ ਲੰਗੁ ਬਿਸੀਅਰ ਸਿਉ ਹੈ ਰੇ ਤੈਸੋ ਹੀ ਇਹੁ ਪਰਗਿ੍‌ਹੂ ।। 
(ਆਸਾ ਮ: ੫. ੪੦੩) 
ਪਰਧਨ ਪਰਦਾਰਾ ਪਰਹੁਰੀ ॥ 
ਤਾ ਕੈ ਨਿਕਟਿ ਬਸੈ ਨਰਹਰੀ ।। (ਭੈਰਉ ਨਾਮਦੇਵ ਜੀ, ੧੧੬੩) 
ਜੇ ਰਤੁ ਲਗੈ ਕਪੜੇ ਜਾਆ ਹੋਇ ਪਲੀਤ ॥ 
ਜੋ ਰਤੁ ਪੀਵਹਿ ਮਾਣਸਾ ਤਿਨ ਕਿਉ ਨਿਰਮਲੁ ਚੀਤੁ ।। 
(ਵਾਰ ਮਾਂਝ ਕੀ ਮਾ: ੧, ੧੪੦) 
ਝੂਠਾ ਮਦੁ ਮੂਲਿ ਨ ਪੀਚਈ ਜੇ ਕਾ ਪਾਰਿ ਵਸਾਇ ॥ 
(ਬਿਹਾਗੜੇ ਕੀ ਵਾਰ ਮ: ਤ, ੫੫੪) 
ਪਰ ਤਨ ਪਰ ਧਨ ਪਰ ਨਿੰਦਾ ਮੇਟਿ ਨਾਮੁ ਦਾਨ ਇਸਨਾਨੁ ਦਿੜਾਇਆ । 
(ਭਾਈ ਗ੍ਰਰਦਾਸ ਜੀ, ੨੯/੨) 


(9) 


10 ਫਰੀਦਾ ਪਿਛਲ ਰਾਤਿ ਨ ਜਾਗਿਓਹਿ ਜੀਵਦੜੌ ਮੁਇਓਹ ॥ 
(ਸਲੋਕ ਫਰੀਦ ਜੀ, ੧੩੬੩) 

11. ਗੁਰਸਿਖ ਭਲਕੇ ਉਠ ਕਰਿ ਐਮ੍ਰਿਤ ਵੇਲੋ ਸਰੁ ਨ੍ਰਾਵੰਦਾ ॥ 
(ਭਾਈ ਗੁਰਦਾਸ ਜੀ ੪੦/੧੧) 


(੩) 1699 ਦੀ ਵਿਸਾਖੀ ਨੂੰ ਸਥਾਪਿਤ ਕੀਤੇ ਗਏ ਸਿਧਾਂਤ 

ਇਤਿਹਾਸ ਕੇਵਲ ਘਟਨਾਵਾਂ ਦਾ' ਸੰਗ੍ਰਹਿ ਨਹੀ' ਹੁੰਦਾ । ਇਹ ਕਿਸੇ ਨਾ ਕਿਸੇ 
ਸਿਧਾਂਤ ਦੀ ਉਪਜ ਹੁੰਦਾ ਹੈ । ਦਸਮੇਸ਼ ਪਿਤਾ ਜੀ ਵਰਗੇ ਕੁਝ ਚਮਤਕਾਰੀ ਮਹਾਂਪੁਰਸ਼ ਇਸ 
ਧਰਤੀ ਤੇ ਆ ਕੋ ਸਿਧਾਂਤਾਂ ਨੂੰ ਸਿਰਜਦੇ ਹਨ ਜਿਨ੍ਹਾਂ ਤੱ ਇਤਿਹਾਸ ਉਪਜਦਾ ਹੈ । 
ਸ੍ਰੀ ਅਨੰਦਪੁਰ ਸਾਹਿਬ ਦੇ ਸਥਾਨ ਤੇ 1699 ਦੀ ਵਿਸਾਖੀ ਵਾਲੇ ਦਿਨ ਗੁਰੂ ਜੀ ਨੇ ਉਨ੍ਹਾਂ 
ਸਿਧਾਂਤਾਂ ਨੂੰ ਪ੍ਰਪੱਕ ਰੂਪ ਵਿਚ ਸਿਰਜਿਆ ਤੇ ਸਥਾਪਤ ਕੀਤਾ ਜੌ ਬੀਜ-ਰੂਪ ਵਿਚ ਆਪ 
ਜੀ ਨੂੰ ਮਹਾਨ ਵਿਰਾਸਤ ਵਿਚੋ” ਮਿਲੋਂ ਸਨ । ਉਨ੍ਹਾਂ ਸਿਧਾਂਤਾਂ ਨੂੰ ਅਸੀ' ਮੁੱਖ ਰੂਪ ਵਿਚ ਹਠ 
ਲਿਖੋ ਅਨੁਸਾਰ ਦਰਸਾ ਸਕਦੇ ਹਾਂ : 

(ਉ) ਸ਼ਕਤੀ ਦਾ ਵਿਕੇ'ਦਰੀ ਕਰਣ 

(ਅ) ਲੋਕ-ਤੈਤਰੀ ਢਾਂਚੇ ਦੀ ਸਥਾਪਨਾ 

(੬) ਭਗਤੀ ਅਤੇ ਸ਼ਕਤੀ ਦਾ ਸੁਮੇਲ 

(ਜ) ਸਭਿਆਚਾਰਕ ਸੁਤੇਤਰਤਾ ਆਦਰਸ਼ 

(ਹ) ਨੈਤਿਕਤਾ ਤੇ ਜ਼ੋਰ 

ਹੁਣ ਅਸੀ ਵਾਰੀ-ਵਾਰੀ ਉਪਰੋਕਤ ਸਿਧਾਂਤਾਂ ਨੂੰ ਵਿਚਾਰਾਂਗੋ ਤਾਂ ਕਿ 1699 ਦੀ 
ਵਿਸਾਖੀ ਦੇ ਸਿਧਾਂਤਕ ਮਹੱਤਵ ਨੂੰ ਵਧੇਰੇ ਚੰਗੀ ਤਰ੍ਹਾਂ ਸਮਝਿਆਂ ਜਾ ਸਕੇ । 
(ਉ) ਸ਼ਕਤੀਆਂ ਦਾ ਵਿਕੇ'ਦਰੀਕਰਣ 

ਸ੍ਰੀ ਗੁਰੂ ਨਾਨਕ ਦੇਵ ਜੀ ਤੋ ਸ਼ਖਸੀ ਗੁਰਿਆਈ ਚਲੀ ਆ ਰਹੀ ਸੀ ਭਾਵੇ" ਸ਼ਬਦ 
ਗੁਰੂ ਦੇ ਸਿਧਾਂਤ ਤੇ ਸ਼ੁਰੂ ਤੋਂ ਹੀ ਜ਼ੋਰ ਦਿੱਤਾ ਜਾ ਰਿਹਾ ਸੀ । ਕਈ ਵਾਰ ਤਾਂ ਇਉ 
ਜਾਪਦਾ ਹੈ ਕਿ ਸਦੀਆਂ ਤੱ ਚਲੀ ਆ ਰਹੀ ਸ਼ਖਸੀ ਗੁਰਤਾ ਦੀ ਪ੍ਰੰਪਰਾ ਨੂੰ ਤੋੜਨ ਲਈ 
ਹੀ ਗੁਰੂ ਨਾਨਕ ਦੇਵ ਜੀ ਨੂੰ ਨੌ ਜਾਮੇ ਹੋਰ ਧਾਰਨ ਕਰਨੇ ਪਏ ਕਿਉ'ਕਿ ਸ਼ਬਦ-ਗੁਰੂ ਦਾ 
ਸੈਕਲਪ ਲੋਕਾਂ ਦੇ ਮਨਾਂ ਵਿਚ ਬਿਠਾਉਣ ਲਈ ਲੰਮਾ ਵਕਤ ਚਾਹੀਦਾ ਸੀ । ਗੁਰੂ ਗੋਬਿੰਦ 
ਸਿੰਘ ਜੀ ਤੱਕ ਸਿੱਖ ਧਰਮ ਦਾ ਵਿਕਾਸ ਬਹੁਤ ਹੋ ਚੁੱਕਿਆ ਸੀ । ਸ੍ਰੀ ਗੁਰੂ ਗੰਥ ਸਾਹਿਬ 
ਜੀ ਦੀ ਬੀੜ ਸੰਪਾਦਿਤ ਹੋ ਚੁਕੀ ਸੀ, ਸ੍ਰੀ ਹਰਿਮੰਦਰ ਸਾਹਿਬ ਜੀ ਦੀ ਸਥਾਪਨਾ ਹੋ ਚੁੱਕੀ 
ਸੀ ਅਤੇ ਮੀਰੀ-ਪੀਰੀ ਦੇ ਸੈਕਲਪ ਨੂੰ ਅਮਲੀ ਰੂਪ ਦੇਣ ਲਈ ਸ੍ਰੀ ਅਕਾਲ ਤਖਤ ਸਾਹਿਬ 
ਦੀ ਸਥਾਪਨਾ ਵੀ ਹੋ ਗਈ ਸੀ । ਧਰਮਸਾਲ ਅਤੇ ਸੈਗਤ ਦੇ ਸਿਧਾਂਤ ਅਮਲੀ ਰੂਪ ਗ੍ਰਹਿਣ 
ਕਰ ਚੁੱਕੇ ਸਨ । ਬਾਈ ਮੰਜੀਆਂ ਦੀ ਸਥਾਪਨਾ ਹੋ ਗਈ ਸੀ । ਸ਼ਹਾਦਤਾਂ ਦਾ ਖਜ਼ਾਨਾ ਵੀ 


(10) 


ਤਿਆਰ ਸੀ । ਸ੍ਰੀ ਗੁਰੂ ਅਰਜਨ ਦੇਵ ਜੀ ਅਤੋਂ ਸਰੀ ਗੁਰੂ ਤੇਗ ਬਹਾਦਰ ਜੀ ਦੀਆਂ ਸ਼ਹਾਦਤਾਂ 
ਹੋ ਚੁੱਕੀਆਂ ਸਨ । ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ ਅਤੇ ਭਾਈ ਦਿਆਲਾ ਜੀ 
ਸ਼ਹੀਦ ਹੌ ਚੁੱਕੇ ਸਨ । ਛੇਵੇਂ' ਗੁਰੂ ਜੀ ਵਲੋ' ਕੀਤੇ ਯੁੱਧਾਂ ਵਿਚ ਵੀ ਸਿੱਖ ਸ਼ਹੀਦੀਆਂ ਪ੍ਰਾਪਤ 
ਕਰ ਚੁੱਕੇ ਸਨ । 

ਇਸ ਤਰ੍ਹਾਂ ਉਪਰੋਕਤ ਸਾਰੇ ਕੁਝ ਨੇ ਖਾਲਸਾ ਪੰਥ ਹੱਥ ਸ਼ਕਤੀ ਦੇਣ ਦਾ ਰਾਹ ਪੱਧਰਾ 
ਕਰ ਦਿੱਤਾ ਹੋਇਆ ਸੀ ` ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਪੰਜ ਪਿਆਰੇ ਸਾਜ ਕੇ ਉਨ੍ਹਾਂ ਨੂੰ 
ਅੰਮਿ੍‌ਤ ਛਕਾਉਣ ਦਾ ਭਾਵ ਗੁਰਦੀਖਿਆ ਦੇਣ ਦਾ ਅਧਿਕਾਰ ਸੌੱਪ ਦਿੱਤਾ । ਗੁਰਦੀਖਿਆ 
ਦੇਣ ਦਾ ਅਧਿਕਾਰ ਦੇ ਕੇ ਗੁਰੂ ਜੀ ਨੇ ਸ਼ਕਤੀਆਂ ਦਾ ਅਮਲੀ ਤੌਰ ਤੋ ਵਿਕੇਦਰੀਕਰਣ 
ਕਰ ਦਿੱਤਾ । ਪੰਜ ਪਿਆਰਿਆਂ ਅਤੇ ਖਾਲਸਾ ਪੰਥ ਨੂੰ ਫੈਸਲੇ ਕਰਨ ਦਾ ਅਧਿਕਾਰ ਵੀ ਗੁਰੂ 
ਜੀ ਨੇ ਸੋੱਪ ਦਿੱਤਾ । 

ਚਮਕੌਰ ਦੀ ਗੜ੍ਹੀ ਵਿਚ ਜਦੋ' ਗੁਰੂ ਜੀ ਗਿਆਰਾਂ ਸਿੰਘਾਂ ਦੇ ਨਾਲ ਮੁਗਲ ਫੌਜਾਂ ਦੇ 
ਘੇਰੇ ਵਿਚ ਆ ਗਏ ਤਾਂ ਸਿੰਘਾਂ ਨੇ ਚਾਹਿਆ ਕਿ ਗ਼ਰੀਬਾਂ ਅਤੇ ਮਜਲੂਮਾਂ ਦੋ ਰਾਖੇ ਦਸ਼ਮੋਸ 
ਪਿਤਾ ਜੀ ਹਰ ਹਾਲਤ ਵਿਚ ਉਥੋਂ` ਸਹੀ-ਸਲਾਮਤ ਨਿਕਲਣੇ ਚਾਹੀਦੇ ਹਨ । ਪੰਜ ਸਿੰਘਾਂ ਨੇ 
ਪੰਜ ਪਿਆਰਿਆਂ ਦੇ ਰੂਪ ਵਿਚ ਗੁਰੂ ਜੀ ਨੂੰ ਗੜ੍ਹ) ਛੱਡਣ ਦਾ ਹੁਕਮ ਦਿੱਤਾ । ਭਾਵੇ” ਗੁਰੂ 
ਜੀ ਇਸ ਖ਼ਤਰੇ ਸਮੇ” ਸਿੰਘਾਂ ਨੂੰ ਛੱਡ ਕੇ ਬਿਲਕੁਲ ਨਹੀ” ਜਾਣਾ ਚਾਹੁੰਦੋ ਸਨ ਫਿਰ ਵੀ 
ਆਪ ਜੀ ਨੇ ਪੰਜ ਪਿਆਰਿਆਂ ਦਾ ਹੁਕਮ ਮੰਨਿਆ । ਇਸ ਤਰ੍ਹਾਂ ਗੁਰੂ ਜੀ ਨੇ ਅਮਲੀ ਰੂਪ 
ਵਿਚ ਖਾਲਸਾ ਪੰਥ ਨੂੰ ਗੁਰਿਆਈ ਦੀ ਬਖਸ਼ਿਸ਼ ਕਰ ਦਿੱਤੀ ਅਤੇ ਸ਼ਕਤੀਆਂ ਦਾ ਬੜਾ 
ਸੋਹਣਾ ਵਿਕੇਂਦਰੀਕਰਣ ਕਰ ਦਿੱਤਾ । 

ਸ਼ਕਤੀਆਂ ਦਾ ਵਿਕੋ'ਦਰੀਕਰਣ ਹੁੰਦਿਆਂ ਹੋਇਆਂ ਵੀ ਕੇ'ਦਰ-ਬਿੰਦੂ ਸ੍ਰੀ ਗੁਰੂ ਗ੍ਰੰਥ 
ਸਾਹਿਬ ਜੀ ਰੱਖੋ ਗਏ । ਗੁਰੂ-ਗ੍ਰੰਥ ਦੀ ਅਗਵਾਈ ਵਿਚ ਹੀ ਗੁਰੂ-ਪੰਥ ਨੇ ਆਪਣੇ ਫੈਸਲੇ 
ਕਰਨੇ ਸਨ । ਇਸ ਤਰ੍ਹਾਂ ਗਰੂ ਖ਼ਾਲਸਾ ਸੀ ਅਤੇ ਖ਼ਾਲਸਾ ਗੁਰੂ । ਗੁਰੂ ਗੋਬਿੰਦ ਜਿੰਘ ਜੀ ਨੇ 
ਵਿਕੇ“ਦਤੀਕਰਣ ਅਤੇ ਕੇਦਰੀਕਰਣ ਦੇ ਇਸ ਇਕਮਿਕਤਾ ਭਰੇ ਸੁਮੇਲ ਨੂੰ ਆਪਣੇ ਸ਼ਬਦਾਂ 
ਵਿਚ ਇਉਂ ਦਰਸ'ਇਆ : 

ਖ਼ਾਲਸਾ ਮੇਰੋ ਰ੍ਰਪ ਹੈ ਖ਼ਾਸ ।। ਖ਼ਾਲਸੇ ਮਹਿ ਹਉਂ ਕਰਉ ਨਿਵਾਸ ॥ 

ਸ਼ਕਤੀਆਂ ਦਾ ਵਿਕੇਦਰੀਕਰਣ ਕੇਦਰ ਤੋ ਰਹਿਤ ਨਹੀ ਸੀ । ਇਹ ਵਿਕੇ ਦਰੀਕਰਣ 
ਕੇਂਦਰ ਦੇ ਅਨੁਸ਼ਾਸਨ ਵਿਚ ਸੀ । ਇਹ ਸਬੰਧ ਪਿਉ ਤੇ ਪੁੱਤਰਾਂ ਵਾਲਾ ਸੀ । ਪਿਉ 
ਅਧਿਕਾਰ ਵੀ ਰੱਖਦਾ ਸੀ ਅਤੋਂ ਪੁੱਤਰਾਂ ਨੂੰ ਖੁਲ੍ਹ ਵੀ ਦਿੰਦਾ ਸੀ । ਪੁੱਤਰ ਪਿਉ ਦੇ ਹੁਕਮ 
ਵਿਚ ਰਹਿੰਦਿਆਂ ਸ਼ਕਤੀਆਂ ਦੀ ਆਜ਼ਾਦੀ ਮਾਨਣ ਦੇ ਹੱਕਦਾਰ ਹੋ ਗਏ ਸਨ । 
(ਅ) ਲੋਕ-ਤੰਤਰੀ ਢਾਂਚੇ ਦੀ ਸਥਾਪਨਾ 

ਲੋਕ-ਤੰਤਰੀ ਢਾਂਚੇ ਦੀ ਸਥਾਪਨਾ ਲਈ ਪਹਿਲੀ ਸ਼ਰਤ ਸ਼ਕਤੀਆਂ ਦਾ ਵਿਕੇ'ਦਰੀਕਰਣ 
ਹੀ ਹੁੰਦੀ ਹੈ । ਇਸ ਦੇ ਨਾਲ ਲੋਕ-ਤੰਤਰ ਦਾ ਪਹਿਲਾ ਲੱਛਣ 'ਆਜ਼ਾਦੀ' ਪੂਰਾ ਹੁੰਦਾ ਹੈ । 


(11) 


ਲੌਕ-ਤੰਤਰ ਦਾ ਦੂਜਾ ਵੱਡਾ ਲੱਛਣ ਹੁੰਦਾ ਹੈ 'ਬਰਾਬਰੀ' ! 1699 ਦੀ ਵਿਸਾਖੀ 
ਤਾਂ ਬਰਾਬਰੀ ਦਾ ਇਕ ਪ੍ਰਤੀਕ ਹੈ । ਸਰਥ-ਝੌਹ ਦੇ ਇਕੋ ਬਾਟੇ ਵਿਚ ਇਕੋ ਖੰਡੇ ਨਾਲ 
ਅੰਮ੍ਰਿਤ ਤਿਆਰ ਕਤਕੇ ਗੁਤੂ ਗੋਬਿੰਦ ਸਿੰਘ ਜੀ ਨੇ ਪੰਜ ਪਿਮਾਰਿਆਂ ਨੂੰ ਛਕਾਇਆ ਅਤੇ 
ਫਿਰ ਆਪ ਉਨ੍ਹਾਂ ਤੋਂ ਅੰਮ੍ਰਿਤ ਛਕਿਆ । ਇਜ ਤੋ” ਵੱਡੀ ਬਰਾਬਰੀ ਹਰ ਕੀ ਹੇ ਸਕਦੀ ਹੈ ? 

ਅੰਮ੍ਰਿਤ ਛਕਾਉਣ ਵੇਲੇ ਸਥਾਨ ਜਾਂ ਜਾਤ ਦਾ ਕੋਈ ਭੇਦ ਨਹੀ” ਰੱਖਿਆ ਗਿਆ । 
ਭੇਦ-ਭਾਵ ਨੂੰ ਮਿਟਾਉਣ ਦੀ ਜੋ ਸਿੱਖਿਆ ਸੀ ਗੁਰੂ ਨਾਨਕ ਦੇਵ ਜੀ ਤੋ' ਹੀ ਚਲੀ ਆ ਰਹੀ 
ਸੀ ਉਸ ਨੂੰ ਅਮਲੀ ਰੂਪ ਵਿਚ ਪ੍ਰਤੱਖ ਕਰਕੇ ਦਿਖਾ ਦਿੱਤਾ । 

ਤੀਜਾ ਲੱਛਣ ਲੋਕ-ਤੰਤਰ ਦਾ 'ਨਿਆਂ' ਹੁੰਦਾ ਹੈ । ਗੁਰੂ ਜੀ ਨੇ ਵਿਸ਼ਵਾਸ, ਦ੍ੜ੍ਹਤਾ 
ਅਤੋਂ ਸਿਦਕ ਦੀਅ' ਯੌਗਤਾਵਾਂ ਨੂੰ ਸਿੱਖੀ ਦਾ ਆਧਾਰ ਬਣਾਇਆ । ਨਿਆਂ ਬਰਾਬਰੀ ਦੀ 
ਮੰਗ ਕਰਦਾ ਹੈ । ਨਿਆਂ ਯੋਗਤਾ ਦੀ ਕਦਰ ਕਰਨ ਦੀ ਮੰਗ ਕਰਦਾ ਹੈ । ਨਿਆਂ ਹਰ ਤਰ੍ਹਾਂ 
ਦੇ ਅਨਿਆਂ ਢੋ ਵਿਰੁੱਧ ਹੁੰਦਾ ਹੈ 1 

ਡਾ. ਸ਼ੋਰ ਸਿੰਘ ਜੀ ਆਪਣੀ ਪੁਸਤਕ '$06181 ੩੧0 £61101631 7101686]91% 
06 3000 966106 5$0%/।' ਵਿਚ ਪੰਨਾ 11 ਤੋਂ ਭਾਈਚਾਰੇ ਦਾ ਸਮਾਜਿਕ ਅਤੇ 
ਰਾਜਨੀਤਕ ਆਦਰਸ਼ 'ਅੰਤਰ ਰਾਸ਼ਟਰੀ ਭਾਈਚਾਰਾ' ਦੱਸਦੇ ਹਏ ਖ਼ਾਲਸਾ-ਪ੍ਰਬੈਧ ਦੇ 
ਸੈਵਿਧਾਨ ਦੀਆਂ ਤਿੰਨ ਮੁਢਲੀਆਂ ਕੀਮਤਾਂ ਬਰਾਬਰੀ (2੧੦੧), ਨਿਆਂ (308008) 
ਅਤੇ ਆਜ਼ਾਦੀ (1468੯) ਨੂੰ ਦੱਸਦੇ ਹਨ । 

ਸੁਕਰਾਤ ਨੇ ਆਪਣੇ ਆਪ ਨੂੰ ਰਾਜਾਂ, ਹੱਦਾਂ ਅਤੇ ਦੇਸ਼ਾਂ ਤੋ ਉੱਪਰ ਉਠਾਉ'ਦੇ ਹੋਏ 
ਸੈਸਾਰ-ਨਾਂਗਰਿਕ (੧੦810 21020) ਦਾ ਸਿਧਾਂਤ ਪੇਜ਼ ਕੀਤਾ ਸੀ । ਪ੍ਰੋ. ਪੂਰਨ ਸਿੰਘ 
ਗੁਰਮਤਿ ਦੇ ਦ੍ਰਿਸ਼ਟੀਕੋਣ ਤੋ ਇਸ ਸਿਧਾਂਤ ਨੂੰ ਹੋਰ ਅੱਗੇ ਲਿਜਾਂਦੇ ਹੋਏ ਆਪਣੇ ਆਪ ਨੂੰ 
ਬ੍ਰਹਿਮੰਡੀ ਨਾਗਰਿਕ (੯੦502 61060) ਦੱਸਦੇ ਹਨ । ਸੈਸਰ-ਨਾਗਰਿਕ ਦੇਸਾਂ ਦੀਆਂ 
ਹੱਦਾਂ ਨਹੀ” ਮੰਨਦਾ । ਉਸ ਦੀ ਸੋਚ ਨਿਰਸੈਦੇਹ ਬੜੀ ਵਿਸ਼ਾਲ ਹੁੰਦੀ ਹੈ ਪਰ ਬ੍ਰਹਿਮੰਡ- 
ਨਾਗਰਿਕ ਦੀ ਸੋਚ ਉਸ ਤੋਂ ਵਿਸ਼ਾਲ ਹੈ ਜੋ ਦੇਸ਼ਾਂ ਤੋਂ ਅੱਗੇ ਬ੍ਰਹਿਮੰਡ ਦੀ ਗੱਲ ਕਰਦਾ ਹੈ । 

ਜਦੋਂ ਮਨੁੱਖ ਗੁਰੂ ਗੋਬਿੰਦ ਸਿੰਘ ਜੀ ਹੇਠ ਲਿਖੋ ਫੁਰਮਾਨ ਨੂੰ ਅਪਨਾ ਲੈਦਾ ਹੈ ਤਾਂ 
ਉਹ ਸਹੀ ਔਰਥਾਂ ਵਿਚ ਬਰਾਬਰੀ ਅਤੇ ਨਿਆਂ ਨੂੰ ਅਮਲੀ ਰੂਪ ਦੇ ਦਿੰਦਾ ਹੈ । ਆਪ 
ਫੁਰਮਾਉਦੇ ਹਨ : 

ਮਾਨਸ ਕੀ ਜਾਤ ਸਬੈ ਏਕੇ ਪਹਿਚਾਨਬੋ । (ਅਕਾਲ ਉਸਤਤਿ) 

1699 ਦੀ ਵਿਸਾਖੀ ਰੂਹਾਨੀ ਲੱਕ-ਤੰਤਰ ਦੀ ਨੀ'ਹ ਉਤੇ ਖਾਲਸਾ-ਪੰਥ ਦੀ ਇਮਾਰਤ 
ਉਸਾਰਦੀ ਹੈ । ਬਰਾਬਰੀ, ਨਿਆਂ ਅਤੇ ਆਜ਼ਾਦੀ ਇਸ ਇਮਾਰਤ ਦੇ ਥੰਮ ਵੀ ਹਨ ਅਤੇ 
ਗੁੰਬਦ ਵੀ । 
(ਏ) ਭਗਤੀ ਅਤੇ ਸ਼ਕਤੀ ਦਾ ਸੁਮੇਲ 

ਭਗਤੀ ਅਤੇ ਸ਼ਕਤੀ ਦਾ ਸੁਮੋਲ ਸੰਸਾਰ ਦੇ ਇਤਿਹਾਸ ਵਿਚ ਅਤੇ ਭਾਰਤ ਦੇ 


(12) 


ਇਤਿਹਾਸ-ਮਿਥਿਹਾਸ ਵਿਚ ਦੇਖਣ ਨੂੰ ਆਮ ਮਿਲਦਾ ਹੈ । ਦੇਵਤਿਆਂ ਅਤੇ ਰਾਕਸ਼ਾਂ ਦੇ 
ਆਪਸੀ ਯੁੱਧ, ਸ਼੍ਰੀ ਰਾਮ ਚੈਦਰ ਜੀ ਅਤੇ ਰਾਵਣ ਦਾ ਯੁੱਧ, ਸ਼੍ਰੀ ਕਿਸ਼ਨ ਜੀ ਵਲੋ ਸ਼ਸਤਰਾਂ 
ਦੀ ਵਰਤ' ਅਤੇ ਅਰਜਨ ਨੂੰ ਲੜਨ ਦਾ ਉਪਦੇਸ਼, ਪਾਂਡਵਾਂ ਅਤ ਕੌਰਵਾਂ ਦਾ ਮਹਾਂਯੁੱਧ 
'ਮਹਾਂਭਾਰਤ', ਹਜ਼ਰਤ ਮੁਹੋਮਦ ਸਾਹਿਬ ਵਲੋ" ਕੀਤੇ ਗਏ ਯੁੱਧ, ਸ੍ਰੀ ਗੁਰੂ ਹਰਿਗੋਬਿੰਦ ਸਾਹਿਬ 
ਜੀ ਦੁਆਰ ਕੀਤੇ ਗਏ ਯੁੱਧ ਅ ਦਿ ਉਹ ਇਤਿਹਾਸਕ ਅਤੇ ਮਿਥਿਹਾਸਕ ਮਿਸਾਲਾਂ ਹਨ 
ਜਿਨ੍ਹਾਂ ਦੀ ਹੱਦ 1699 ਦੀ ਵਿਸਾਖੀ ਤੋ ਪਹਿਲਾਂ ਹੀ ਮੌਜੂਦ ਸੀ । ਖ਼ੁਦ ਗੁਰੂ ਗੌਬਿੰਦ 
ਸਿੰਘ ਜੀ ਵੀ ਇਸ ਤੋ' ਪਹਿਲਾਂ ਯੁੱਧ ਕਰ ਚੁੱਕੇ ਸਨ। ਇਸ ਲਈ ਜਦੋ ਗੁਰੂ ਜੀ ਨੇ ਖ਼ਾਲਸੇ 
ਨੂੰ ਕਿਰਪਾਨਧਾਰੀ ਬਣਾਇਆ ਤਾਂ ਉਹ ਪਹਿਲਾਂ ਤੱ ਚਲੀ ਆ ਰਹੀ ਭਗਤੀ-ਸ਼ਕਤੀ ਜਾਂ 
ਮੀਰੀ-ਪੀਰੀ ਦੀ ਪੂੰਪਰਾ ਨੂੰ ਹੀ ਅੱਗ ਤੋਰ ਰਹੇ ਸਨ । 

ਦਸਮੇਸ਼ ਪਿਤਾ ਜੀ ਨੇ ਕਿਰਪਾਨ ਦੀ ਵਰਤੋਂ” ਉਦੋ“ ਹੀ ਜਾਇਜ਼ ਦੱਸੀ ਹੈ ਜਦੋ ਬਾਕੀ 
ਸਾਰੇ ਹੀਲੇ ਮੁੱਕ ਜਾਣਗੇ । ਔਰੈਗਜ਼ੇਬ ਨੂੰ ਲਿਖੋ ਪੱਤਰ 'ਜ਼ਫ਼ਰਨਾਮਾ' ਵਿਚ ਗੁਰੂ ਜੀ ਲਿਖਦੇ 
ਹਨ : 

ਚੂ ਕਾਰ ਅਜ਼ ਹਮਹ ਹੀਲਤੇ ਦਰ ਗੁਜ਼ਸ਼ਤ ॥ 
ਹਲਾਲ ਅਸਤ ਬੁਰਬਨ ਬਸ਼ਮਸ਼ੀਰ ਦਸਤ ॥ 

ਕਿਰਪਾਨ ਦੀ ਵਰਤ” ਤਾਂ ਆਖਰੀ ਹੀਲਾ ਹੈ । ਜਦੋ ਜ਼ਾਲਮ ਏਨੀ ਅੱਤ ਚੁੱਕ ਲਵੇ 
ਕਿ ਉਸ ਤੇ ਸ਼ਾਂਤਮਈ ਤਰੀਕੇ ਨਾਲ ਦਿੱਤੀਆਂ ਸ਼ਹਾਦਤਾਂ (ਸ੍ਰੀ ਗੁਰੂ ਅਰਜਨ ਦੇਵ ਜੀ ਅਤੇ 
ਸ੍ਰੀ ਗੁਰੂ ਤੇਗ ਬਹਾਦਰ ਜੀ ਦੀਆਂ ਸ਼ਹੀਦੀਆਂ) ਦਾ ਵੀ ਕੋਈ ਅਸਰ ਨਾ ਹੋਵੇ ਅਤੇ ਉਹ 
ਪੱਥਰ-ਦਿਲ ਹੋ ਜਾਵੇ ਤਾਂ ਉਸ ਦੇ ਟਾਕਰੇ ਲਈ ਕਿਰਪਾਨ ਵਰਤਣੀ ਜ਼ਾਇਜ਼ ਹੈ । ਪ੍ਰੋ. 
ਪ੍ਰੀਤਮ ਸਿੰਘ ਜੀ ਆਪਣੀ ਪੁਸਤਕ ਦਾਰਸ਼ਨਿਕ ਸਿੱਖ ਇਤਿਹਾਸ' ਦੇ ਪੰਨਾ 209 ਤੇ 
ਲਿਖਦੇ ਹਨ : "ਸਿੱਖ ਤਲਵਾਰ ਹਮੇਸ਼ਾ ਸੂੰ-ਮਾਣ ਦੀ ਜ਼ਿੰਦਗੀ ਤੇ ਪੂਰਨ ਧਾਰਮਕ ਆਜਾਦੀ 
ਲਈ ਫੜਦੇ ਹਨ । ਇਹ ਸਿਰਫ ਦੇ ਮੌਕਿਆਂ ਤੇ ਤਲਵਾਰ ਫੜਦੇ ਹਨ (1) ਸ੍ਰੰ-ਰੱਖਿਆ 
ਅਤੇ (0) ਦੀਨਾਂ ਦੀ ਰੱਖਿਆ ,' ਇਸੇ ਪੰਨੇ ਤੇ ਆਪ ਬਰੁਤ ਸੰਦਰ ਸ਼ਬਦਾਂ ਵਿਚ ਲਿਖਦੇ 
ਹਨ, ਖਾਲਸੇ ਦੀ ਤਲਵਾਰ ਤਲਵ!ਰ ਘੱਟ ਹੈ ਅਤੇ ਢਾਲ ਬਹੁਤੀ ਹੈ।'' ਖਾਲਸੇ ਦੀ 
ਤਲਵਾਰ ਜਾਂ ਕਿਰਪਾਨ ਹਮਲਾ ਕਰਨ ਲਈ, ਜ਼ੁਲਮ ਕਹਨ ਲਈ ਜਾਂ ਜ਼ਮੀਨ-ਜਾਇਦਾਦ 
ਦੱਬਣ ਜਾਂ ਖੋਹਣ ਲਈ ਨਹੀ' ਹੈ । 

ਖ਼ਾਲਸਾ ਕੇਵਲ ਸਿਪਾਹੀ ਹੀ ਨਹੀ” ਉਹ ਸੰਤ ਵੀ ਹੈ। ਜੇ ਉਹ ਕਵਲ ਸਿਪਾਹੀ 
ਹੈਦਾ ਤਾਂ ਉਹ ਜੰਗ ਵਿਚ ਜਾਇਜ਼-ਨਜਾਇਜ਼, ਠੀਕ-ਗਲਤ ਜਾਂ ਚੌਗਾ-ਮਾੜਾ ਕੁਝ ਵੀ ਨਾ 
ਦੇਖਦਾ । ਕਿਉਕਿ ਉਹ ਸਿਪਾਹੀ ਦੇ ਨਾਲ-ਨਾਲ ਸੈਤ ਵੀ ਹੈ ਇਸ ਲਈ ਉਹ ਇਹ ਪਰਖ 
ਵੀ ਨਾਲ ਹੀ ਕਰਦਾ ਹੈ । ਨਿਹੱਥਿਆਂ, ਇਸਤਰੀਆਂ, ਬੱਚਿਆਂ, ਬੁੱਢਿਆਂ, ਬੀਮਾਰਾਂ ਆਦਿ 
ਤੇ ਖਾਲਸਾ ਕਦੇ ਵਾਰ ਨਹੀ" ਕਰਦਾ । ਖਾਲਸਾ ਕਦੇ ਜੰਗ ਵਿਚ ਝੂਠ, ਧੋਖਾ, ਫਰੇਵ ਆਦਿ 
ਦਾਅ-ਪੇਚ ਨਹੀ" ਖੇਡਦਾ । ਪਹਿਲਾਂ ਕਦੇ ਹਮਲਾ ਨਹੀ ਕਰਦਾ । ਕਦੇ ਕਿਸੇ ਮਜ਼ਲੂਮ ਤੇ 


(13) 


ਹਮਲਾ ਨਹੀਂ" ਕਰਦਾ । ਇਥੋ ਤੱਕ ਕਿ ਵਾਹਿਗੁਰੂ ਦਾ ਨਾਮ ਉਹ ਜੰਗ ਵਿਚ ਵੀ ਨਹੀਂ” 

ਭੁੱਲਦਾ । ਸੀ ਗੁਰੂ ਗੋਬਿੰਦ ਸਿੰਘ ਜੀ ਇਸ ਅਵਸਥਾ ਦਾ ਬਿਆਨ ਇਉ” ਕਰਦੇ ਹਨ : 
ਧੈਨ ਜੀਓ ਤਿਹ ਕੌ ਜਗ ਮੈ ਮੁਖ ਤੇ ਹਰਿ ਚਿਤ ਮੈ ਜੁਧ ਬਿਚਾਰੈ ॥ 

ਕਿੱਡੀ ਵੱਡੀ ਗੱਲ ਹੈ ਇਹ ! ਜੰਗ ਲੜਨਾ ਤੇ ਵਾਹਿਗੁਰੂ ਦਾ ਨਾਮ ਜ਼ਬਾਨ ਤੇ ਹੋਣਾ । 

ਸਪੱਸ਼ਟ ਹੀ ਹੈ ਕਿ ਸ਼ਕਤੀ ਨੂੰ ਭਗਤੀ ਲਈ ਵਰਤਣਾ ਹੈ ਨਾ ਕਿ ਭਗਤੀ ਨੂੰ ਸ਼ਕਤੀ ਲਈ । 

ਸ਼ਕਤੀ ਭਗਤੀ ਦੇ ਅਧੀਨ ਹੈ । ਸ਼ਕਤੀ ਨੇ ਤਾਂ ਭਗਤੀ ਦੀ ਰਾਂਖੀ ਕਰਨੀ ਹੈ । 

ਖ਼ਾਲਸੇ ਦਾ ਆਚਰਣ ਭਗਤੀ ਕਰ ਕੇ ਏਨ” ਉਚਾਂ ਹੈ ਕਿ ਉਹ ਦੁਸ਼ਮਣਾਂ ਦੀਆਂ 
ਇਸਤਰੀਆਂ ਵੱਲ ਅੱਖ ਚੁੱਕ ਕੇ ਨਹੀ ਦੇਖਦਾ । ਇਤਿਹਾਸ ਵਿਚ ਜ਼ਿਕਰ ਆਉਂਦਾ ਹੈ ਕਿ 
ਖਾਲਸਾ-ਫੌਜ ਨੇ ਅਫ਼ਗਾਨਿਸਤਾਨ ਨੂੰ ਲਿਜਾਈਆਂ ਜਾ ਰਹੀਆਂ ਇੱਕੀ ਸੌ ਹਿੰਦੁਸਤਾਨੀ 
ਇਸਤਰੀਆਂ ਅਫ਼ਗਾਨਾਂ ਦੀ ਫੌਜ ਹੱਥ ਛੁਡਵਾਇਆ' ਅਤੇ ਉਨ੍ਹਾਂ ਨੂੰ ਇੱਜ਼ਤ ਨਾਲ ਘਰੋ-ਘਰੀ” 
ਪਹੁੰਚਾਇਆ । 

1699 ਦੀ ਵਿਸਾਖੀ ਨੂੰ ਜੋ ਰਹਿਤ ਮਰਯਾਦਾ ਗੁਰੂ ਜੀ ਨੇ ਸਿੱਖਾਂ ਨੂੰ ਦਿੱਤੀ ਉਸ 
ਵਿਚ ਤੁਰਕਣੀ ਦੇ ਸੈਗ ਨੂੰ ਇਕ ਬੱਜਰ ਕੁਰਹਿਤ ਵਜੋ“ ਦਰਸਾਇਆ । ਪਰ ਇਸਤਰੀ ਦੇ 
ਸੰਗ ਤੋ ਖਾਲਸਾ ਪੰਥ ਨੂੰ ਵਰਜਿਆ। ਇਸ ਦਾ ਭਾਵ ਵੀ ਇਹੀ ਸੀ ਕਿ ਸ਼ਕਤੀ ਦੀ ਵਰਤ” 
ਕਰਦਿਆਂ ਤਾਕਤ ਦੇ ਨਸ਼ੇ ਵਿਚ ਨੰਤਿਕਤਾ ਨੂੰ ਨਹੀ" ਛੱਡਣਾ । ਗੁਰਬਾਣੀ ਦਾ ਪਾਠ 
ਕਰਦਿਆਂ ਅੰਮ੍ਰਿਤ ਦੀ ਤਿਆਰੀ ਅਤੇ ਰੋਜ਼ਾਨਾ ਦਾ ਨਿੱਤਨੇਮ ਜ਼ਰੂਰੀ ਕਰਨਾ ਵੀ ਸਿੱਖਾਂ ਨੂੰ 
ਸ਼ਕਤੀ ਦੇ ਨਾਲ-ਨਾਲ ਭਗਤੀ ਦੇ ਸੈਗ ਜੋੜ ਕੇ ਰੱਖਣ ਵਾਸਤੇ ਹੀ ਸੀ । ਇਸ ਤਰ੍ਹਾਂ 
1699 ਡੀ ਵਿਸਾਖੀ ਨੇ ਕਗਤੀ ਅਤੇ ਸ਼ਕਤੀ ਦੇ ਸੁਮੇਲ ਨੂੰ ਪੂਰੀ ਤਰ੍ਹਾਂ ਅਮਲੀ ਰੂਪ ਵਿਚ 
ਸਿੱਖਾਂ ਵਾਸਤੇ ਲਾਗੂ ਕਰ ਦਿੱਤਾ । 

(ਸ) ਸਭਿਆਚਾਰਕ ਸੁਤੰਤਰਤਾ ਦਾ ਆਦਰਸ਼ 

ਸ੍ਰੀ ਗੁਰੂ ਨਾਨਕ ਦੋਵ ਜੀ ਨੇ ਆਪਣੇ ਸਮੋ" ਵਿਚ ਹੁਕਮਰਾਨ ਮੁਗਲਾਂ ਦੇ ਸਭਿਆ- 
ਚਾਰਕ ਪ੍ਰਭਾਵ ਨੂੰ ਲੋਕਾਂ ਤੋ ਹਾਵੀ ਹੁੰਦੇ ਦੋਖ ਲਿਆ ਸੀ । ਲੋਕ ਬੋਲੀ, ਪਰਿਰਾਵਾ, ਖਾਣ- 
ਪੀਣ ਆਦਿ ਦੇ ਪੱਖ ਤੋ ਜ਼ਿਹਨੀ ਤੌਰ ਤੇ ਗੁਲਾਮ ਹੋ ਗਏ ਸਨ। ਇਸ ਸਭਿਆਚਾਰਕ 
ਗੁਲਾਮੀ ਨੇ ਲੋਕਾਂ ਨੂੰ ਗ਼ੈਰਤ ਤੋ ਬਿਲਕੁਲ ਖਾਲੀ ਕਰ ਦਿੱਤਾ ਸੀ । ਇਸੇ ਦਸ਼ਾ ਨੂੰ ਬਿਆਨ 
ਕਰਦੇ ਹੋਏ ਗੁਰੂ ਜੀ ਨੇ ਫ਼ੁਰਮਾਇਆ : 

ਨੀਲ ਵਸਤਰ ਪਹਿਰਿ ਹੋਵਹਿ ਪਰਵਾਣੁ ।। ਮਲੋਛ ਧਾਨੁ ਲੈ ਪੂਜਹਿ ਪੁਰਾਣੁ ।। 

(ਰਾਗ ਆਸਾ ਮ: ੧, ਪੰਨਾ ੪੭੨) 

ਬਾਬਰ ਇਸ ਦੇਸ਼ ਵਿਚ 'ਪਾਪ ਕੀ ਜੰਵ' ਲੈ ਕੇ ਹਮਲਾਵਰ ਦੇ ਤੌਰ ਤੇ ਆਇਆ ਸੀ । 

ਉਹ ਇਸ ਦੇਸ਼ ਨੂੰ ਲੁੱਟਣ ਤੱਕ ਹੀ ਸੀਮਤ ਨਹੀ” ਰਿਹਾ ਸਗੋ” ਉਸ ਨੇ ਇੱਥੋ ਆਪਣੀ 
ਹਕੂਮਤ ਕਰ ਲਈ । ਹਕੂਮਤ ਰੋਣ ਤੇ ਹਾਕਮ ਦਾ ਧਰਮ, ਹਾਕਮ ਦੀ ਬੋਲੀ ਅਤੇ ਹਾਕਮ 


(14) 


ਦਾ ਰਹਿਣ-ਸਹਿਣ ਜਨਤਾ ਦਾ ਧਰਮ, ਜਨਤਾ ਦੀ ਬੋਲੀ ਅਤੇ ਜਨਤਾ ਦਾ ਰਹਿਣ-ਸਹਿਣ 
ਬਣਨ ਲੱਗਿਆ । ਕੁਝ ਲੌਕ ਹਕੂਮਤ ਦੇ ਡਰ ਤੇ ਇਹ ਸਾਰਾ ਕੁਝ ਅਪਨਾਉਣ ਲੱਗੇ ਅਤੇ 
ਕੁਝ ਲੌਕ ਹੁਕਮਰਾਨਾਂ ਵਲੋ" ਲਾਲਚ ਨੂੰ ਪ੍ਰਵਾਨ ਕਰਕੇ ਇਸ ਪਾਸੇ ਆਏ । ਨੌਕਰੀਆਂ ਅਤੇ 
ਜਾਗੀਰਾਂ ਦਾ ਲਾਲਚ ਕੁਝ ਲੌਕਾਂ ਦੇ ਮਨਾਂ ਤੇ ਹਾਵੀ ਹੋ ਗਿਆ । 

ਜਹਾਂਗੀਰ ਬਾਦਸ਼ਾਹ ਨੇ ਗੁਰੂ ਨਾਨਕ ਦੇਵ ਜੀ ਦੇ ਨਿਰਮਲ ਪੰਥ ਨੂੰ ਆਪਣੇ ਮਜ਼ਹਬ 
ਅਤੇ ਸਭਿਆਚਾਰ ਦੇ ਪ੍ਰਚਾਰ ਅਤੇ ਪ੍ਰਸਾਰ ਦੇ ਰਾਹ ਵਿਚ ਇਕ ਵੱਡਾ ਰੋੜਾ ਸਮਝਿਆ ਕਿਉ” 
ਕਿ ਗੁਰੂ ਸਾਹਿਬਾਨ ਦੀ ਸਿੱਖਿਆ ਆਜ਼ਾਦੀ ਅਤੇ ਅਣਖ ਦੀ ਸਿੱਖਿਆ ਸੀ । ਗੁਰੂ 
ਸਾਹਿਬਾਨ ਲੋਕਾਂ ਨੂੰ ਆਪਣੇ ਸਭਿਆਚਾਰ ਨਾਲ ਪ੍ਰੋਮ ਕਰਨਾ ਸਿਖਾ ਰਹੇ ਸਨ । ਸ੍ਰੀ ਗੁਰੂ 
ਅਰਜਨ ਦੋਵ ਜੀ ਦੀ ਸ਼ਹੀਤੀ ਦਾ ਬੁਨਿਆਦੀ ਕਾਰਨ ਇਹ ਸੀ ਕਿ ਸਭਿਆਚਾਰਕ ਸੁਤੰਤਰਤਾ 
ਦਾ ਆਦਰਸ਼ ਤਾਕਤ ਦੇ ਨਸ਼ੇ ਵਿਚ ਅੰਨ੍ਹੇ ਬਾਦਸਾਹ ਨੂੰ ਸੁਖਾਂਦਾ ਨਹੀ" ਸੀ 1 

ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੀ ਸ਼ਹੀਦੀ ਤਾਂ ਸਪੱਸ਼ਟ ਰੂਪ ਵਿਚ ਹੈ ਹੀ ਧਾਰਮਿਕ 
ਅਤੇ ਰਹਿਣੀ-ਬਹਿਣੀ ਦੀ ਆਜ਼ਾਦੀ ਵਾਸਤੇ ਸੀ । ਗੁਰੂ ਸਾਹਿਬ ਖ਼ੁਦ ਜਨੋਊ ਨਹੀ” 
ਪਹਿਨਦੇ ਸਨ ਪਰ ਉਹ ਇਹ ਵੀ ਨਹੀਂ” ਚਾਰੁਂਦੇ ਸਨ ਕਿ ਕੋਈ ਹੁਕਮਰਾਨ ਜਨੇਊ ਪਹਿਨਣ 
ਦੀ ਆਜ਼ਾਦੀ ਤੇ ਹਮਲਾ ਕਰੇ । 

1699 ਦੀ ਵਿਸਾਖੀ ਨੂੰ ਜੋ ਰਹਿਤ-ਮਰਯਾਂਦਾ ਗੁਰੂ ਗੋਬਿੰਦ ਸਿੰਘ ਜੀ ਨੇ ਕਾਇਮ 
ਕੀਤੀ ਉਮ ਦਾ ਮੁੱਖ ਮੰਤਵ ਸਭਿਆਚਾਰਕ ਸੁਤੰਤਰਤਾ ਦਾ ਜ਼ਾਹਰਾਂ ਤੌਰ ਤੇ ਐਲਾਨ ਕਰਨਾ 
ਹੀ ਸੀ। ਕੋਸ ਅਤੇ ਦਸਤਾਰ ਦੋਵੇਂ ਅਜਿਹੇ ਚਿੰਨ੍ਹ ਸਨ ਜਿਨ੍ਹਾਂ ਤੋ" ਖਾਲਜਾ-ਪੰਥ ਦੀ 
ਉੱਘੜਵੀ” ਪਛਾਣ ਬਣਦੀ ਸੀ । ਇਹ ਇਕ ਖੁੱਲ੍ਹਾ ਚੈਲਿੰਜ ਸੀ ਉਨ੍ਹਾਂ ਹੁਕਮਰਾਨਾਂ ਨੂੰ ਜੌ 
ਤਾਕਤ ਦੇ ਨਸ਼ੇ ਵਿਚ ਆਮ ਲੌਕਾਂ ਦੀ ਧਾਰਮਿਕ ਆਜ਼ਾਦੀ ਦਾ ਗਲ' ਘੁੱਟ ਰਹੇ ਸਨ । ਇਹ 
ਇਕ ਖੁੱਲ੍ਹੀ ਵੈਗਾਰ ਸੀ ਉਨ੍ਹਾਂ ਜ਼ਾਲਮ ਹੁਕਮਰਾਨਾਂ ਲਈ ਜਿਹੜੇ ਲੌਕਾਂ ਤੋ" ਉਨ੍ਹਾਂ ਦੇ 
ਵਿਸ਼ਵਾਸ, ਉਨ੍ਹਾਂ ਦੇ ਪੂੂਜਾ-ਪਾਠ, ਉਨ੍ਹਾਂ ਦ ਖਾਣ-ਪੀਣ ਦੀ ਆਜ਼ਾਦੀ ਅਤੇ ਉਨ੍ਹਾਂ ਦੇ 
ਪਹਿਤਾਵੇ ਦੀ ਆਜ਼ਾਦੀ ਦੇ ਅਧਿਕਾਰਾਂ ਨੂੰ ਖੋਹ ਰਹੇ ਸਨ ਅਤੇ ਸਭ ਕੁਝ ਆਪਣੇ ਵਲੋ” 
ਜ਼ਬਰਦਸਤੀ ਠੌਸ ਰਹੇ ਸੋਨ ' 

ਜੇਕਰ ਦੂਜੇ ਸ਼ਬਦਾਂ ਵਿਚ ਸਭਿਆਚਾਰਕ ਸੁਤੰਤਰਤਾ ਨੂੰ ਦੇਖਣਾ ਹੋਵੇ ਤਾਂ ਇਹ 
ਅਸਲ ਅਰਥਾਂ ਵਿਚ ਧਾਰਮਿਕ-ਨਿਰਪੱਖਤਾ ਅਤੇ ਧਾਰਮਿਕ-ਸਹਿਨਸ਼ੀਲਤਾ ਦਾ ਸਿਧਾਂਤ ਸੀ 
ਗੁਰਬਾਣੀ ਵਿਚ ਧਰਮ, ਜ਼ਾਤ ਅਤੇ ਹੋਰ ਅਜਿਹੇ ਕਾਰਨਾਂ ਕਰਕੇ ਮਨੁੱਖਤ' ਨੂੰ ਵੰਡਣ ਦਾ 
ਖੰਝਨ ਕੀਤਾ ਗਿਆ ਸੀ । ਗੁਰਬਾਣੀ ਹਿੰਦੂ ਨੂੰ ਸੱਚਾ ਹਿੰਦੂ ਅਤੇ ਮੁਸਲਸਾਨ ਨੂੰ ਸੱਚਾ 
ਮੁਸਲਮਾਨ ਬਣਨ ਦੀ ਪ੍ਰੇਰਨਾ ਦਿੰਦੀ ਸੀ । ਗੁਰਬਾਣੀ ਭਾਈਚਾਰਕ ਪਿਆਰ ਸਿਖਾਉ'ਦੀ 
ਸੀ ਨਾ ਕਿ ਧਾਰਮਿਕ ਕੱਟੜਤਾ । 

ਬਾਦਸ਼ਾਹ ਬਹਾਦਰਸ਼ਾਹ ਦੋ ਪੁੱਛਣ ਤੇ ਕਿ ਮਜ਼ਹਬ ਤੁਮਹਾਰਾ ਖ਼ੂਬ ਕਿ ਹਮਾਰਾ ਖ਼ੂਬ ? 


(15) 


ਗੁਰੂ ਜੀ ਨੇ ਉੱਤਰ ਸੀ 'ਤੁਮ ਕੌ ਤੁਮਹਾਂਰਾ ਖ਼ੂਬ ਹਮ ਕੌ ਹਮਾਰਾ ਖ਼ੂਬ ।' ਭਾਈ ਘਨਈਆ 
ਜੀ ਪਾਣੀ ਪਿਆਉ'ਦੋ ਹੋਏ ਫਿਹ ਨਹੀ" ਸਨ ਦੇਖਦੇ ਕਿ ਜ਼ਖ਼ਮੀ ਮੁਸਲਮਾਨ ਹੈ, ਹਿੰਦੂ ਹੈ 
ਜਾਂ ਸਿੱਖ ਹੈ । ਉਹ ਇਹ ਵੀ ਨਹੀ` ਸਨ ਦੇਖਦੇ ਕਿ ਜਖ਼ਮੀ ਮਿੱਤਰ ਹੈ ਜਾਂ ਦੁਸ਼ਮਣ । ਤੇ 
ਵਡਿਆਈ ਗੁਰੂ ਸਾਹਿਬ ਦੀ ਦੋਖੋ ਜਿਨ੍ਹਾਂ ਨੇ ਭਾਈ ਘਨਈਆ ਜੀ ਦਾ ਮਾਨਵਤਾ ਲਈ 
ਇਕਸਾਰ ਪ੍ਰੋਮ ਦੇਖ ਕੇ ਸ਼ਾਬਾਸ਼ ਦਿੱਤੀ ਸੀ ਅਤੇ ਜ਼ਖ਼ਮਾਂ ਤੇ ਮਲ੍ਹਮ ਲਾਉਣ ਲਈ ਵੀ ਦਿੱਤੀ 
ਸੀ। 

ਗੁਰੂ ਜੀ ਨੇ ਸਿੱਖਾਂ ਨੂੰ ਸਿਖਾਇਆ ਕਿ ਆਪਣੇ ਧਰਮ ਤੇ ਪੱਕੇ ਰਹੋ । ਆਪਣੀ ਮਾਂ- 
ਬੋਲੀ ਅਤੇ ਆਪਣੇ ਸੱਚੋ-ਸੁੱਚ ਸਭਿਆਚਾਰ ਨੂੰ ਅਪਨਾਉ । ਉਨ੍ਹਾਂ ਨੇ ਇਸੇ ਕਾਰਨ ਕਰਕੇ 
ਹੀ ਖਾਣ-ਪੀਣ, ਰਹਿਣ-ਸਹਿਣ ਅਤੇ ਪਹਿਰਾਵੇ ਸਬੈਧੀ ਆਦੇਸ਼ ਜਾਰੀ ਕੀਤੇ । ਦੂਜੇ ਪਾਸ 
ਇਹ ਵੀ ਇਕ ਸਚਾਈ ਹੈ ਕਿ ਗੁਰੂ ਜੀ ਦੀ ਫੌਜ ਵਿਚ ਹਿੰਦੂ ਅਤੇ ਮੁਸਲਮਾਨ ਦੌਵੇ' ਸਨ । 
ਉਨ੍ਹਾਂ ਤੇ ਗੁਰੂ ਜੀ ਨੇ ਰਹਿਤ-ਮਰਯਾਦਾ ਕਦੋ ਵੀ ਠੌਸੀ ਨਹੀ" । ਇਤਿਹਾਸ ਵਿਚ ਪੀਰ ਬੁੱਧੂ 
ਸ਼ਾਹ ਬੁਧੂ ਸ਼ਾਹ ਹੀ ਰਿਹਾ ਬੁੱਧੂ ਸਿੰਘ ਨਹੀ" ਬਣਿਆਂ । ਭਾਈ ਨੰਦ ਲਾਲ ਜੀ ਭਾਈ ਨੰਦ 
ਲਾਲ ਹੀ ਰਹੇ, ਭਾਈ ਨੰਦ ਸਿੰਘ ਨਹੀਂ” ਬਣੋ । ਇਹ ਉਦਾਹਰਣਾਂ ਇਸ ਕਰਕੇ ਦਿੱਤੀਆਂ 
ਹਨ ਕਿ ਪਤਾ ਲਗ ਸਕੇ ਕਿ ਗੁਰੂ ਗੋਬਿੰਦ ਸਿੰਘ ਜੀ ਦੀ ਸੋਚਣੀ ਕਿੰਨੀ ਵਿਸ਼ਾਲ ਸੀ 


'ਸਭਿਆਚਾਰਕ ਸੁਤੰਤਰਤਾ' ਪ੍ਰਤੀ । 
ਬੋਲੀ ਦੇ ਪੱਖਾਂ ਦੇਖੀਏ ਤਾਂ ਗੁਰੂ ਗੋਬਿੰਦ ਸਿੰਘ ਨੇ ਖ਼ੁਦ ਅਰਬੀ, ਫ਼ਾਰਸੀ, ਸੰਸਕ੍ਰਿਤ, 


ਬ੍ਜ ਭਾਸ਼ਾ ਆਦਿ ਭਾਸ਼ਾਵਾਂ ਦੀ ਵਰਤੋ" ਕੀਤੀ । ਆਪਣੇ ਦਰਬਾਰੀ ਕਵੀਆਂ ਪਾਸੋ“ ਇਨ੍ਹਾਂ 
ਭਾਸ਼ਾਵਾਂ ਵਿਚ ਰਚਨਾਵਾਂ ਲਿਖਵਾਈਆਂ । ਜਿੱਖਾਂ ਨੂੰ ਵੱਖ-ਵੱਖ ਭਾਸ਼ਾਵਾਂ ਸਿੱਖਣ ਲਈ 
ਪ੍ਰਰਿਆ । 
ਗੁਰੂ ਸਾਹਿਬ ਨੇ 1699 ਦੀ ਵਿਸਾਖੀ ਵਾਲੇ ਦਿਨ ਜਿਸ ਸਭਿਆਚਾਰਕ ਸੁਤੰਤਰਤਾ 

ਦਾ ਉਪਦੇਸ਼ ਅਮਲੀ ਰੂਪ ਵਿਚ ਦਿੱਤਾ ਉਹ ਅਸਲ ਵਿਚ ਸਭਿਆਚਾਰਕ ਸਹਿਹੋ'ਦ ਦਾ 
ਆਦਰਸ਼ ਸੀ । ਦੁਨੀਆਂ ਵਿਚ 'ਜੀਉ ਅਤੇ ਜੀਣ ਦਿਓ' ਦਾ ਆਦਰਸ਼ ਸੀ ਇਹ । ਹਹ 
ਇਕ ਨੂੰ ਆਪਣੀ ਇੱਛਾ ਅਤੇ ਆਪਣੇ ਵਿਸ਼ਵਾਸ ਅਨੁਸਾਰ ਜੀਣ ਦੀ ਆਜ਼ਾਦੀ ਅਤੇ ਖੁੱਲ੍ਹ 
ਹੋਵੇ ਇਸ ਦੀ ਇਕ ਵੰਗਾਰ ਸੀ 1699 ਦੀ ਵਿਸਾਖੀ । ਗੁਰੂ ਜੀ ਤਾਂ ਆਪ ਹੀ ਮੰਨਦੇ 
ਹਨ ਕਿ ਰਹਿਣੀ-ਬਹਿਣੀ, ਬੋਲੀ, ਪਹਿਰਾਵ' ਆਦਿ ਵੱਖ-ਵੱਖ ਇਲਾਕਿਆਂ ਦੇ ਪ੍ਰਭਾਵ ਹਨ , 
ਇਹ ਪ੍ਰਭਾਵ ਹੀ ਆਪੋ-ਆਪਣੀ ਥਾਂ ਸਭਿਆਚਾਰਕ ਸੁਤੰਤਰਤਾ ਹਨ । ਸਾਰੀ ਦੁਨੀਆਂ ਦ 
ਬੋਲੀ ਇਕ ਨਹੀਂ” ਕੀਤੀ ਜਾ ਸਕਦੀ ਅਤੇ ਨਾ ਹੀ ਵਿਸ਼ਵਾਸ ਜਾਂ ਪਹਿਰਾਵਾ ਤੇ ਖਾਣ- 
ਪੀਣ ਇਕ ਕੀਤੇ ਜਾ ਸਕਦੇ ਹਨ । ਇਹ ਅਨੋਕਤਾ ਜਾਂ ਭਿੰਨਤਾ ਹੀ` ਮਨੁੱਖਤਾ ਜਾਂ ਕੁਦਰਤ 
ਦੀ ਸੁੰਦਰਤਾ ਹੈ । ਇਹ ਅਨੇਕਤਾ ਜਾਂ ਭਿੰਨਤਾ ਹੀ ਸਭਿਆਚਾਰਕ ਸੁੰਤਤਰਤਾ ਦਾ ਦੂਜ' ਨਾਂ 
ਹੈ । ਗੁਰੂ ਜੀ ਫੁਰਮਾਉ'ਦੇ ਹਨ : 

ਦੇਹੁਰਾ ਮਸੀਤ ਸੋਈ ਪੂਜਾ ਔ ਨਿਵਾਜ ਓਈ 

ਮਾਨਸ ਸਥੈ ਏਕ ਪੈ ਅਨੌਕ ਕੌ ਭ੍ਰਮਾਉ ਹੈ ॥ 


(16) 


ਦੇਵਤਾ ਅਦੇਵ ਜੱਛ ਗੌਧ੍ਬ ਤੁਰਕ ਹਿੰਦੂ 
ਨਿਆਰੇ ਨਿਆਰੇ ਦੇਸਨ ਕੇ ਭੇਸ ਕੌ ਪ੍ਰਭਾਉ ਹੈ ॥ 
ਏਕੋ ਨੈਨ ਏਕੈ ਕਾਨ ਏਕੋ ਦੇਹ ਏਕੈ ਬਾਨ 
ਖਾਕ ਬਾਦ ਆਤਸ ਔ ਆਬ ਕੌ ਰਲਾਉ ਹੈ ॥ 
ਅਲਹ ਅਭੇਖ ਸੋਈ ਪੁਰਾਨ ਔ ਕੁਰਾਨ ਓਈ 
ਏਕ ਹੀ ਸਰੂਪ ਸਭੈ ਏਕ ਹੀ ਬਨਾਉ ਹੈ ॥ _ (ਅਕਾਲ ਉਸਤਤਿ ਪਾ: ੧੦) 
(ਹ) ਨੈਤਿਕਤਾ ਤੋ ਜ਼ੋਰ 
ਗੁਰਬਾਣੀ ਵਿਚ ਬਾਹਰਲੇ ਭੇਖ ਜਾਂ ਬਾਹਰੀ ਚਿੰਨ੍ਹਾਂ ਤੇ ਇਤਰਾਜ਼ ਕੀਤੇ ਗਏ ਹਨ । ਗੁਰੂ 
ਨਾਨਕ ਦੇਵ ਜੀ ਨੇ ਬਾਹਰੀ ਭੇਖ ਨੂੰ ਨਿਰਾਰਥਕ ਦੱਸਿਆ ਹੈ ਜੇਕਰ ਉਹ ਅੰਤਰੀਵੀ ਗੁਣਾਂ 
ਤੋ ਖਾਲੀ ਹੈ । ਡਾ. ਭਾਈ ਜੋਧ ਸਿੰਘ ਜੀ ਆਪਣੀ ਪੁਸਤਕ 'ਗੁਰਮਤਿ ਨਿਰਣਯ' ਵਿਚ 
ਪੰਨਾ 288 ਤੇ ਇਸ ਗੁੱਤ ਨੂੰ ਸਪੱਸ਼ਟ ਕਰਦੇ ਹੋਏ ਲਿਖਦੇ ਹਨ : 'ਗੁਰਬਾਣੀ ਵਿਚ ਬਾਹਰਲੇ 
ਚਿੰਨ੍ਹਾਂ ਪੁਰ ਜੋ ਇਅਤਰਾਜ਼ ਕੀਤੇ ਗਏ ਹਨ ਉਹ ਇਸ ਬਿਨਾ ਪੁਰ ਹਨ ਕਿ ਚਿੰਨ੍ਹ ਤਾਂ ਧਾਰਨ 
ਕੀਤੇ ਹੋਏ ਹਨ ਪਰ ਅੰਤੀਵ ਜੀਵਨ ਕੋਈ ਨਹੀਂ ।? 
ਜਦੋਂ ਸੀ ਗੁਰੂ ਗੋਬਿੰਦ ਸਿੰਘ ਜੀ ਨੇ 1699 ਦੀ ਵਿਸਾਖੀ ਨੂੰ ਸਿੱਖਾਂ ਨੂੰ ਰਹਿਤ- 
ਬਹਿਤ ਵਿਚ ਪੂਰੇ ਰਹਿਣ ਲਈ ਆਖਿਆ ਤਾਂ ਉਨ੍ਹਾਂ ਦਾ ਆਸ਼ਾ ਬਿਲਕੁਲ ਗੁਰੂ ਨਾਨਕ ਦੇਵ 
ਜੀ ਦੀ ਸਿੱਖਿਆ ਦੋ ਅਨੁਕੂਲ ਸੀ । ਗੁਰੂ ਜੀ ਕੇਵਲ ਪੰਜ ਕਕਾਰਾਂ ਤੇ ਜ਼ੋਰ ਨਹੀ" ਦੇ ਰਹੇ 
ਸਨ ਉਹ ਇਨ੍ਹਾਂ ਕਕਾਰਾਂ ਨਾਲ ਜੁੜੇ ਗੁਣਾਂ ਤੋ ਵੀ ਜ਼ੋਰ ਦੇ ਰਹੇ ਸਨ । ਗੁਰਬਾਣੀ ਅਨੁਸਾਰ 
ਜੀਵਨ-ਜੀਣ ਦੀ ਸਿੱਖਿਆ ਗੁਰੂ ਜੀ ਦੀ ਪਹਿਲੀ ਸਿੱਖਿਆ ਸੀ । ਗੁਰਬਾਣੀ ਤਾਂ ਗੁਰਮ-ਖ ਨੂੰ 
ਅੰਦਰ-ਬਾਹਰੋ' ਨਿਰਮਲ ਹੋਣ ਦੀ ਸਿੱਖਿਆ ਦਿੰਦੀ ਹੈ । ਗੁਰਬਾਣੀ ਨੈਤਿਕਤਾ ਤੋ” ਬਿਨਾਂ 
ਜੀਵਨ ਨੂੰ ਗੁਰਸਿੱਖੀ ਜੀਵਨ ਮੰਨਦੀ ਹੀ ਨਹੀ" । ਜੋਕਰ ਬਾਕੀ ਧਰਮਾਂ ਦੇ ਬਾਹਰਲੇ ਚਿੰਨ੍ਹਾਂ 
ਤੇ ਗੁਣਾਂ ਦੀ ਸ਼ਰਤ ਲਾਗੂ ਹੁੰਦੀ ਹੈ ਤਾਂ ਇਹੀ ਗੁਣਾਂ ਦੀ ਸ਼ਰਤ ਪੰਜ ਕਕਾਰਾਂ ਤੇ ਵੀ ਲਾਗੂ 
ਹੁੰਦੀ ਹੈ । ਨਿਰੇ ਪੰਜ ਕਕਾਰ ਧਾਰਨ ਕਰਨ ਨਾਲ ਹੀ ਮਨੁੱਖ ਗੁਰਸਿੱਖ ਨਹੀ" ਬਣ ਜਾਂਦਾ ਜੇ 
ਕਰ ਕਕਾਰਾਂ ਨਾਲ ਜੁੜੇ ਅੰਤਰੀਵੀ ਜੀਵਨ ਦਾ ਉਹ ਧਾਰਨੀ ਨਹੀ' ਹੈ । 
ਭਾਈ ਚੌਪਾ ਸਿੰਘ ਜੀ ਦੇ ਰਹਿਤਨਾਮੇ ਵਿਚ ਦਰਜ ਹੈ : 
'ਗੁਰੂ ਕਾ ਸਿਖ ਕੇਸਾਂ ਦੇ ਅਹੌਕਾਰ ਕਰ ਸਿਖੀ ਨ ਗਵਾਵੈ । 
ਕੋਸ਼ ਬਾਹਰ ਦੀ ਸਿਖੀ ਨਿਸ਼ਾਨੀ ਸਿਖੀ ਦੀ ਹੈ । 
ਸਿਖੀ ਅੰਦਰ ਹੋਵੈ ਦੋਨੋ ਸਿਖੀਆਂ ਬਰਾਬਰ ਰਹੈ ।' 
ਅੰਦਰ ਦੀ ਸਿੱਖੀ ਨੈਤਿਕਤਾ ਹੈ । ਅੰਦਰ ਦੀ ਸਿੱਖੀ ਗੁਣ ਹਨ । ਉਪਰੋਕਤ ਕਥਨ ਤੋ” 
ਜ਼ਾਹਰ ਹੈ ਕਿ ਅੰਦਰ ਦੀ ਸਿੱਖੀ ਵੀ ਨਾਲੋ-ਨਾਲ ਕਾਇਮ ਰਹਿਣੀ ਚਾਹੀਦੀ ਹੈ । 
ਭਾਈ ਨੰਦ ਲਾਲ ਜੀ ਆਪਣੀ ਰਚਨਾ 'ਤਨਖਾਹਨਾਮਾ' ਵਿਚ ਖਾਲਸਾ ਸੋਇ...... 


(007) 


ਦੇ ਸ਼ਬਦਾਂ ਨਾਲ ਸੁਰੂ ਕਰਕੇ ਇਕ-ਇਕ ਵਾਕ ਵਿਚ ਖਾਲਸੇ ਦੇ ਗੁਣ 'ਜੋ ਨਿੰਦਾ ਤਿਆਜੇ', 
ਜੋ ਪੰਚ ਕੋ ਮਾਰੈ, ਮਾਨ ਜੌ ਤਿਆਗੈ, ਜੋ ਪਰਤ੍ਰੀਆਂ ਤੇ ਭਾਗੋ, ਗੁਟਬਾਣੀ ਦਿਤ ਲਾਇ, ਲੜ੍‌ 
ਹੋਇ ਆਗੈ, ਨਿਰਧਨ ਕ ਪਾਲ, ਦੁਸ਼ਟ ਕੋ ਗਾਲੌ, ਨਾਮ ਜਪ ਕਰੇ, ਮਲੋਛ ਪਦ ਚੜੈ, ਨਾਮ 
ਸਿਉ` ਜੋੜੇ, ਸ਼ਸਤਰ ਕੇ ਧਾਰੈ, ਦੁਸ਼ਟ ਕੋ ਮਾਰੈ ਆਦਿ ਦੱਸਦੇ ਟਨ । 
ਇਸੇ ਤਰ੍ਹਾਂ ਗੁਰੂ ਪ੍ਰਤਾਪ ਸੂਰਜ ਗ੍ਰੰਥ ਕੇ ਕਰਤਾ ਭਾਈ ਸੰਤੋਖ ਸਿੰਘ ਜੀ ਸ਼ੁਭ ਕਟਮਾਂ 
ਭਾਵ ਨੰਤਿਕਤਾ ਤੋ ਜ਼ੌਰ ਦਿੰਦੇ ਹੋਏ ਲਿਖਦੇ ਹਨ : 
ਜੋ ਮੇਰਾ ਸਭ ਸਿੱਖ ਕਹਾਵੈ । ਪਾਹੁਲ ਲੋ ਸ਼ੁਭ ਕਰਮ ਕਮਾਵੈ । 
ਗੁਰੂ ਗੋਬਿੰਦ ਸਿੰਘ ਜੀ ਸ਼ੁਭ ਕਰਮਾਂ ਦੀ ਭਾਵ ਨੌਤਿਕਤਾ ਦੀ ਅਹਿਮੀਅਤ ਨੂੰ ਦਰਸਾਉ' ਦੇ 
ਹੋਏ ਫ਼ੁਰਮਾਉ'ਦ ਹਨ : 
ਦੇਹਿ ਸਿਵਾ ਬਰ ਮੋਹਿ ਇਹੈ ਸ਼ਭ ਕਰਮਨ ਤੇ ਕਬਦ੍ਰੈ ਨ ਟਰੇ” । 
ਬਾਹਰੀ ਭੇਖ ਨੂੰ ਜੋ ਨੈਤਿਕਤਾ ਤੋਂ ਖਾਲੀ ਹੈ ਅਤੇ ਜੋ ਕੇਵਲ ਵਿਖਾਵੇ-ਮਾਤਰ ਹੈ, ਗਤ 
ਗੋਬਿੰਦ ਸਿੰਘ ਜੀ ਪ੍ਰਵਾਨ ਨਹੀ" ਕਠਦੇ । ਇਸ ਲਈ ਜੇਕਰ ਪੰਜ ਕਕਾਰ ਧਾਰਨ ਕਦਕੇ 
ਕੋਈ ਵਿਅਕਤੀ ਸ਼ਰਾਬ ਪੀਦਾ ਹੈ ਜਾਂ ਹੌਰ ਨਸ਼ੇ ਵਰਤਦਾ ਹੈ, ਦੁਰਾਚਾਰ ਕਰਦਾ ਹੈ, ਝੂਠ 
ਅਤੇ ਫਰੋਬ ਦਾ ਆਸਰਾ ਲੈਦਾ ਹੈ, ਬੇਈਮਾਨੀ ਦੀ ਕਮਾਈ ਕਰਦਾ ਹੈ, ਰਿਸਵਤ ਮਤੇ 
ਭਰਿਸ਼ਟਾਚਾਰ ਵਿਚ ਗੱ.ਸਿਆ ਹੋਇਆ ਹੈ ਜਾਂ ਮਜ਼ਲੂਮਾਂ ਤੋ ਜੁਲਮ ਕਰਦਾ ਹੈ ਤਾਂ ਉਹ 
ਵਿਅਕਤੀ ਗੁਰੂ ਜੀ ਵਲੋ" ਦਰਸਾਈ ਗਈ ਰਹਿਤ ਦਾ ਧਾਰਨੀ ਨਹੀਂ” ਹੈ । 
ਨੌਤਿਕਤਾ ਧਰਮ ਜਾਂ ਭਗਤੀ ਦਾ ਇਕ ਅਜਿਹਾ ਅੰਗ ਹੈ ਜਿਸ ਨੂੰ ਕਿਸੇ ਵੀ ਸਮੋ” 
ਇਨ੍ਹਾਂ ਨਾਲੋਂ ਵੱਖ ਨਹੀ” ਕੀਤਾ ਜਾ ਸਕਦਾ । ਬਿਨ੍ਹਾਂ ਗੁਣਾਂ ਤੋ" ਅਰਥਾਤ ਬਿਨਾਂ ਨੌਤਿਕਤਾ 
ਤੋਂ ਭਗਤੀ ਸੰਭਵ ਹੀ ਨਹੀ ਹੈ। ਇਹ ਐਲਾਨ ਸਪੱਸ਼ਟ ਤੌਰ ਤੋਂ ਸ੍ਰੀ ਗੂਰੂ ਨਾਨਕ ਦੇਵ ਜੀ 
ਨੇ 'ਜਪੁ' ਬਾਣੀ ਵਿਚ ਕੀਤਾ ਹੋਇਆ ਹੈ : 
ਸਭਿ ਗੁਣ ਤੋਰੇ ਮੈ ਨਾਹੀ ਕੋਇ ।! 
ਵਿਣੁ ਗੁਣ ਕੀਤੇ ਭਗਤਿ ਨ ਹੋਇ ॥ (ਜਪੁ, ਪੰਨਾ ੪) 
ਸਮੁੱਚੀ ਰਹਿਤ ਮਰਯਾਦਾ ਦਾ ਅਧਿਐਨ ਕੀਤਿਆਂ ਇਹ ਸੁਤੋ-ਸਿਧ ਦਿਸਣ ਲੱਗ ਜਾਂਦਾ ਹੈ 
ਕਿ ਨੈਤਿਕਤਾ ਤੋਂ ਬਿਨਾਂ ਸਿੱਖੀ ਦੀ ਕਲਪਨਾ ਹੀ ਨਹੀ” ਕੀਤੀ ਜਾ ਸਕਦੀ । ਸਿੱਖ ਅਨੌਤਿਕ 
ਹੋ ਹੀ ਨਹੀ ਸਕਦਾ ਅਤੇ ਜੋ ਅਨੈਤਿਕ ਹੈ ਉਹ ਸਿੱਖ ਨਹੀ” ਹੋ ਸਕਦਾ । 
ਗੁਰੂ ਗੋਬਿੰਦ ਸਿੰਘ ਜੀ ਤਾਂ ਗੁਰਸਿੱਖ ਨੂੰ 'ਸਾਬਤ ਸੂਰਤ' ਦੇ ਨਾਲ ਨਾਲ 'ਸ'ਖਤ” 
ਸੀਰਤ' ਵੀ ਵੇਖਣਾ ਚਾਹੁੰਦੇ ਸਨ । ਇਸ ਲਈ ਜਦੋ ਆਪ ਜੀ ਨੇ 'ਰਹਿਣੀ ਰਹੈ ਸੋਈ ਸਿਖ 
ਮੋਰਾ' ਆਖਿਆ ਤਾਂ ਆਪ ਜੀ ਦਾ ਭਾਵ ਮੁਕੈਮਲ ਰਹਿਣੀ ਵਿਚ ਬਾਂਹਰੀ ਅਤੇ ਅੰਤਰੀਵੀ 
ਦੌਵੇ” ਤਰ੍ਹਾਂ ਦੀ ਰਹਿਤ ਸ਼ਾਮਲ ਸੀ । ਇਸ ਦਾ ਭਾਵ ਸਾਬਤ ਸੂਰਤ ਅਤੇ ਸਾਬਤ ਸੀਰਤ 
ਰੋਣ ਤੋ'ਸੀ। 


(18) 


4. 1699 ਦੀ ਵਿਸਾਖੀ ਆਧੁਨਿਕ ਪ੍ਰਸੋਗ ਵਿਚ 


ਜਿੱਥੇ 7699 ਦੀ ਵਿਸਾਖੀ ਦੇ ਕਿ੍‌ਸ਼ਮ ਦਾ ਆਰੋਭ ਸ੍ਰੀ ਗੁਰੂ ਨਾਨਕ ਦੈਵ ਜੀ 
ਦੁਆਰਾ ਚਲਾਏ ਗਏ 'ਨਿਰਮਲ ਪੰਥ' ਤੋ" ਹੋਇਆ ਸੀ ਉੱਥੇ ਇਹ ਵੀ ਇਕ ਸੱਚ ਹੈ ਕਿ 
ਜਿਤੋੱ-ਜਿਉ' ਸਮਾਂ ਬੀਤਦਾ ਗਿਆ 'ਖਾਲਸਾ ਪੰਥ' ਦਾ ਰੰਗ ਗੂੜ੍ਹਾ ਹਦਾ ਗਿਆ । ਕਿਉ” 
ਕਿ 'ਨਿਰਮਲ ਪੰਥ' ਦੀ ਬੁਨਿਆਦ ਸਦੀਵੀ” ਸੱਚ ਤ ਟਿਕੀ ਸੀ ਇਸ ਲਈ 1699 ਦੇ 
ਕ੍ਰਿਸ਼ਮੋ ਨੂੰ ਵੀ ਸਮੇ' ਦੀ ਹੱਦ ਅੰਦਰ ਨਹੀ ਬੈਨ੍ਹਿਆ ਜਾ ਸਕਦਾ । ਇਹੀ ਕਾਰਨ ਹੈ ਕਿ 
ਜਦ ਅਸੀ" 1699 ਦੀ ਵਿਸਾਖੀ ਨੂੰ ਆਧੁਨਿਕ ਪ੍ਰਸੰਗ ਵਿਚ ਦਖਦੇ ਹਾਂ ਤਾਂ ਸਾਨੂੰ ਹੈਰਾਨੀ 
ਹੁੰਦੀ ਹੈ ਕਿ ਇਸ ਦਿਹਾੜ ਨੂੰ ਸਥਾਪਿਤ ਕੀਤੇ ਗਏ ਸਿਧਾਂਤ ਅੱਜ ਵੀ ਉਤਨੇ ਹੀ ਸਾਰਥਕ 
ਹਨ ਜਿੰਨੇ ਉਦੋ ਸਨ । ਹੁਣ ਅਸੀਂ ਆਧੁਨਿਕ ਸਮੇ” ਦੀਆਂ ਕੁਝ ਪ੍ਰਮਰੱਖ ਸਮੇਂ ਜਿਆਵਾਂ ਨੂੰ 
ਵਾਰੀ-ਵਾਰੀ ਲੈ ਕੇ ਇਹ ਦੇਖਾਂਗੇ ਕਿ ਖਾਲਸਈ ਸਿਧਾਂਤ ਇਨ੍ਹਾਂ ਸਮੱਸਿਆਵਾਂ ਦਾ ਕਿਵੇ” 
ਹੱਲ ਕਰਦੇ ਹਨ । 
(ਉ) ਡ੍ਰਗਜ਼ ਅਤੇ ਨਸ਼ੇ 

ਸਾਰਾ ਸੈਸਾਰ ਡ੍ਰਗਜ਼ ਅਤੇ ਨਸ਼ਿਆਂ ਦੀ ਮਾਰ ਹੋਠ ਹੈ । ਹੈਰਾਨੀ ਇਸ ਗੱਲ ਦੀ ਵੀ 
ਹੈ ਕਿ ਪੈਜਾਬ ਦੀ ਧਰਤੀ ਤੋ ਗੁਰੂ ਸਾਹਿਬਾਨ ਨੇ ਖ਼ੁਦ ਜੀਵਨ ਜੀਵਿਆ ਅਤੇ ਲੋਕਾਂ ਨੂ 
ਨਜ਼ਿਆਂ ਤੋ" ਦੂਰ ਰਹਿਣ ਲਈ ਪ੍ਰਰਿਆ ਪਰ ਫਿਰ ਵੀ ਇਸ ਸੂਬੇ ਵਿਚ ਸ਼ਰਾਬ ਦੀ ਖਪਤ 
ਬਾਕੀ ਸੂਬਿਆਂ ਨਾਲੋ ਕਿਤੇ ਵੱਧ ਹੈ । ਸਰਕਾਰ ਕੋਈ ਵੀ ਆ ਜਾਵੇ ਨਸ਼ਿਆਂ ਨੂੰ ਅਤੇ ਖਾਸ 
ਕਰਕੇ ਸ਼ਰਾਬ ਨੂੰ ਬੈਦ ਕਰਨ ਦਾ ਹੌਸਲਾ ਨਹੀ” ਰੱਖਦੀ । ਗਿਰਾਵਟ ਇਸ ਹੁੱਦ ਤੱਕ ਹੈ 
ਕਿੰ ਸ਼੍ਰੋਮਣੀ ਗੁਰਦੁਆਰਾ ਪ੍ਰਬਧਕ ਕਮਟੀ ਦੀਆਂ ਚਣਾਂ ਵਿਚ ਵ ਸ਼ਰਾਬ ਦੀ ਵਰਤੋ ਆਮ 
ਹੁੰਦੀ ਹੈ । ਘਰਾਂ ਵਿਚ ਸਵੇਰੇ ਸ੍ਰੀ ਅਖੰਡ ਪਾਠ ਦਾ ਭੋਗ ਪੈੱ'ਦ: ਹੈ ਤਾਂ ਬਾਬਾ ਜੀ ਦੀ ਬੀੜ 
ਜਾਣ ਦੀ ਉਡੀਕ ਹੋਣ ਲੱਗ ਪੈਦੀ ਹੈ । 

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਜੋ ਰਹਿਤ-ਮਰਯਾਦਾ 1699 ਦੀ ਵਿਸਾਖੀ ਨੂੰ 
ਦਿੱਤੀ ਉਹ ਨਿਰਸੰਦੇਹ ਨਸ਼ਾ-ਮੁਕੱਤ ਸੀ । ਨਸ਼ਾ ਤਮਾਕੂ ਦਾ ਹੋਵੈ ਜਾਂ ਚਰਸ ਦਾ, ਡ੍ਰਗ੍ਜ਼ 
ਦਾ ਰੋਵੇ ਜਾਂ ਸ਼ਰਾਬ ਦਾ ਨਾਂ ਤਾਂ ਨਸ਼ਾ ਹੀ ਹੈ । ਸ਼ਰਾਬ ਨੂੰ ਤਾਂ ਗੁਰੂ ਗੋਬਿੰਦ ਸਿੰਘ ਜੀ 
ਦੇ ਖਾਲਸਾ ਸਾਜਣ ਤੇ“ ਪਹਿਲਾਂ ਹੀ ਗੁਰਬਾਣੀ ਵਿਚ 'ਝੂਠਾ ਮਦ' ਆਖਿਆ ਗਿਆਂ ਸੀ । 

ਜ਼ਾਹਿਰ ਹੈ ਕਿ ਤਮਾਕੂ ਦੀ ਬੰਦਸ਼ ਦਾ ਤਾਂ ਏਨਾ ਪ੍ਰਚਾਰ ਹੋਇਆ ਹੈ ਕਿ ਸਿੱਖ ਇਸ 
ਨੂੰ ਹੱਥ ਲਾਫ੍ਰੇਣਾ ਵੀ ਪਾਪ ਸਮਝਦੇ ਹਨ । ਕਿਸੇ ਨੂੰ ਆਪਣੇ ਨੇੜੇ ਬੀੜੀ ਜਾਂ ਸਿਗਰਟ 
ਪੀਣ ਨਹੀ" ਢਦਿੰਦੋ । ਪਰ ਦੂਜੇ ਪਾਸੇ ਅਫੀਮ, ਧੌਸਤ, ਭੈਗ, ਲਾਹਣ, ਭੁੱਕੀ, ਸ਼ਰਾਬ ਆਦਿ 
ਨਸ਼ਿਆਂ ਦੇ ਸਬੈਧ ਵਿਚ ਅਜਿਹੀ ਗੱਲ ਨਹੀਂ ਹੈ । ਕਾਰਨ ਸ਼ਾਇਦ ਇਹ ਹੋਵੇ ਕਿ ਚਾਰ 
ਕੁਰਹਿਤਾਂ ਵਿਚ ਕੇਵਲ ਤਮਾਕੂ ਲਿਖਿਆ ਗਿਆ ਹੈ ਬਾਕੀ ਨਸੇ ਨਹੀਂ ਲਿਖੋ ਗਏ । 

ਉਪਰੋਕਤ ਵਿਚਾਰ-ਚਰਚਾ ਇਹ ਦੱਸਦੀ ਹੈ ਕਿ ਦੋਸ਼ ਸਾਡੇ ਵਿਚ ਹੈ, 1699 ਦੀ 


(19) 


ਵਿਖਾਥੀ ਦੇ ਐਲਾਨਨਾਮੋ ਵਿਚ ਨਹੀ” ਹੈ । ਜੇਕਰ ਅਸੀ" ਆਪਣੇ ਆਪ ਨੂੰ ਅਤੇ ਬਾਕੀ 
ਦੁਨੀਆਂ ਨੂੰ ਡ੍ਗਜ਼ ਅਤੇ ਨਸ਼ਿਆਂ ਤੱ“ ਬਚਾਉਣਾ ਚਾਹੁੰਦੇ ਹਾਂ ਤਾਂ ਸਾਨੂੰ ਇਸ ਗੱਲ ਦਾ 
ਜ਼ੋਰਦਾਰ ਪ੍ਰਚਾਰ ਕਰਨਾ ਪਵੋਗਾ ਕਿ 1699 ਦੀ ਵਿਸਾਖੀ ਦਾ ਖਾਲਸਈ ਸੈਦੇਸ ਪੂਰਨ 
ਰੂਪ ਵਿਚ ਨਸ਼ਿਆਂ ਤੋ ਮੁਕਤੀ ਦਾ ਸੰਦੇਸ਼ ਸੀ । ਇਸ ਸੰਦੇਸ਼ ਵਿਚ ਰੋਟੀ ਤੋ ਬਿਨਾਂ ਹੋਰ 
ਕਿਸੇ ਵੀ ਨਸ਼ੇ ਨੂੰ ਪ੍ਰਵਾਨ ਨਹੀ ਕੀਤਾ ਗਿਆ ਅਤੇ ਉਪਦੇਸ਼ ਕੀਤਾ ਗਿਆ ਹੈ ਕਿ 'ਅਮਲ 
ਕੇਵਲ ਪ੍ਰਸ਼ਾਦ ਦਾ ਹੀ ਰੱਖਣਾ” ਹੈ । 
ਏਡਜ਼ ਦੀ ਸਮੱਸਿਆ 

ਭਾਵੇ' 'ਪਰਗਿ੍‌ਹ' ਦਾ ਸੰਗ ਆਰਥਿਕ, ਸਮਾਜਿਕ, ਨੌਤਿਕ ਅਤੇ ਧਾਰਮਿਕ ਹਰ ਇਕ 
ਪੱਖ ਤੋਂ ਪਹਿਲਾਂ ਹੀ ਨੁਕਸਾਨਦੇਹ ਮੋਨਿਆ ਜਾਂਦਾ ਸੀ ਪਰ 'ਏਡਜ਼' ਵਰਗੀ ਭਿਆਨਕ 
ਬਿਮਾਰੀ ਦੀ ਖੌਜ ਨੇ ਇਸ ਸਮੱਸਿਆ ਨੂੰ ਹੋਰ ਵੀ ਪੇਚੀਦਾ ਬਣਾ ਦਿੱਤਾ ਹੈ 

ਗੁਰੂ ਗੋਬਿੰਦ ਸਿੰਘ ਜੀ ਵਲੋ" 1699 ਦੀ ਵਿਸਾਖੀ ਨੂੰ ਐਲਾਨੀ ਗਈ ਰਹਿਤ ਵਿਚ 
ਪਰ-ਇਸਤਰੀ ਜਾਂ ਪਰ-ਮਰਦ ਦੇ ਸੰਗ ਦੀ ਮਨਾਹੀ ਕੀਤੀ ਗਈ ਸੀ ਅਤੇ 'ਦੇਕਾ ਨਾਰੀ 
ਜਤੀ' ਦਾ ਸੰਦੇਸ਼ ਦਿੱਤਾ ਗਿਆ ਸੀ । ਚਾਰ ਕੁਰਹਿਤਾਂ ਵਿਚ 'ਪਰ-ਇਸਤਰੀ ਜਾਂ ਪਰ- 
ਪੁਰਸ਼ ਦਾ ਗਮਨ' ਸ਼ਾਮਲ ਕੀਤਾ ਗਿਆ ਸੀ । ਜੇਕਰ ਇਸ ਸੰਦੇਸ਼ ਦੀ ਹੂ-ਬ-ਹੂ ਪਾਲਣਾ 
ਕੀਤੀ ਜਾਵੇ ਤਾਂ ਏਡਜ਼ ਨਾਂ ਦੀ ਬਿਮਾਰੀ ਹੋ ਹੀ ਨਹੀ' ਸਕਦੀ । 

ਏਡਜ਼ ਨੂੰ ਰੋਕਣ ਲਈ 'ਜੁਰਖਿਅਤ ਸਰੀਰਕ ਸਬੰਧਾਂ' ਦੀ ਸਿੱਖਿਆ ਦਿੱਤੀ ਜਾਂਦੀ 
ਹੈ। ਇਸ ਨਵੀ” ਘੜੀ ਹੋਈ ਸ਼ਬਦਾਵਲੀ ਨੇ ਦੁਨੀਆਂ ਨੂੰ ਕੁਰਾਹੇ ਪਾਇਆ ਹੈ । ਇਸ 
ਸ਼ਬਦਾਵਲੀ ਦੇ ਸਹਾਰੇ ਵੇਸਵਾ-ਗਮਨੀ ਤੱਕ ਨੂੰ ਉਤਸਾਹਿਤ ਕੀਤ' ਜਾਂਦਾ ਹੈ । ਇਹ ਤਾਂ 
ਸ਼ਰਾਬ ਨੂੰ ਛੱਡ ਕੇ ਅਲਕੌਹਲ ਪੀਣ ਵਾਲ ਗੱਲ ਹੈ । 

ਕਿੰਨਾ ਚੰਗਾ ਹੋਵੇ ਜੇ ਯੂ. ਐਨ. ਓ. ਦੀ ਸੇਹਤ-ਸੰਸਥਾ ਗੁਰੂ ਗੌਬਿੰਦ ਸਿੰਘ ਜੀ 
ਵਲੋ" ਰਹਿਤ-ਮਰਯਾਦਾ ਵਿਚ ਦਰਸਾਈ ਪਰ-ਇਸਤਰੀ ਜਾਂ ਪਰ-ਪੁਰਸ਼ ਦੇ ਗਮਨ ਦੀ 
ਕੁਰਹਿਤ ਨੂੰ ਆਪਣੇ ਪ੍ਰੋਗਰਾਮ ਦਾ ਹਿੱਸਾ ਬਣਾ ਲਵੇ ਅਤੇ 'ਏਕਾ ਨਾਰੀ ਜਤੀ' ਦੋ ਸੈਦੇਸ਼ 
ਨੂੰ ਘਰ-ਘਰ ਪਹੁੰਚਾਵੇ । ਇਸ ਤਰੀਕੇ ਨਾਲ ਹੀ ਇਸ ਲਾ-ਇਲਾਜ ਬਿਮਾਰੀ ਏਡਜ਼ ਨੂੰ 
ਰੋਕਿਆ ਜਾ ਸਕਦਾ ਹੈ । 'ਸੁਰਖਿਅਤ ਸਰੀਰਕ ਸਬੰਧ' ਅਤੇ ਹੋਰ 'ਸੁਰਖਿਅਤ' ਸਾਧਨ 
ਇਸ ਦਾ ਇਲਾਜ ਨਹੀ' ਹਨ । ਦਸਮੋਸ਼ ਪਿਤਾ ਜੀ ਦੀ ਦਰਸਾਈ ਰਹਿਤ ਹੀ ਇਸ ਦਾ 
ਸਥਾਈ ਅਤੇ ਸਦੀਵੀ” ਇਲਾਜ ਹੈ । 
(ਏ) ਕੁੜੀਆਂ ਨੂੰ ਜਨਮ ਤੋ” ਪਹਿਲਾਂ ਹੀ ਮਾਰਨਾ 

ਭਾਵੇ ਅਧੁਨਿਕ ਯੁੱਗ ਵਿਚ ਵਿਸ਼ਵ ਇਸਤਰੀ-ਦਿਵਸ ਮਨਾਇਆ ਜਾਂਦਾ ਹੈ ਅਤੇ 
ਇਸਤਰੀ ਦੀ ਅਜ਼ਾਦੀ ਅਤੇ ਬਰਾਬਰੀ ਲਈ ਵੱਡੋ-ਵੱਡੇ ਦਮਗਜੇ ਮਾਰੇ ਜਾਂਦੇ ਹਨ ਪਰ 
ਇਹ ਵੀ ਇਕ ਸਚਾਈ ਹੈ ਕਿ ਸਾਡੇ ਸਮਾਜ ਵਿਚ ਵਿਗਿਆਨ (ਅਲਟਰਾਸਾਉਡ) ਦੀ 


(20) 


ਸਹਾਇਤਾ ਨਾਲ ਕੁੜੀ ਦੇ ਹੌਣ ਬਾਰੇ ਪਤਾ ਲਾ ਕੇ ਉਸ ਨੂੰ ਜਨਮ ਤੋ" ਪਹਿਲਾਂ ਹੀ ਮਾਰ 
ਦਿੱਤਾ ਜਾਂਦਾ ਹੈ । ਇਤਿਹਾਸ ਵੱਲ ਨਜ਼ ਮਾਰੀਏ ਤਾਂ ਸਾਨੂੰ ਪਤਾ ਲਗਦਾ ਹੈ ਕਿ ਕਿਸ 
ਵਲੋ ਰਾਜਪੂਤ ਆਪਣੀਆਂ ਕੁੜੀਆਂ ਨੂੰ ਜੈਮਦਿਆਂ ਹੀ ਮਾਰ ਦਿੰਦੇ ਸਨ । ਇਹ ਵੀ ਇਕ 
ਤਥ ਹੈ ਕਿ ਸਿੱਖਾਂ ਵਿਚ ਵੀ ਜ਼ਰੂਰ ਹੀ ਇਹ ਰਵਇਤ ਹੋਵੇਗੀ ਤਾਂ ਹੀ ਦਸਮੇਸ਼ ਪਿਤਾ ਜੀ 
ਨੂੰ ਰਹਿਤ-ਮਰਯਾਦਾ ਵਿਚ 'ਕੁੜੀ-ਮਾਤ' ਨਾਲ ਨਾ ਵਰਤਣ ਦਾ ਸੈਦੇਸ਼ ਦੇਣਾ ਪਿਆ । 
ਕੁੜੀ ਮਾਰਨ ਵਾਲੇ ਨਾਲ ਹਰ ਕਿਸਮ ਦੇ ਸਮਾਜਿਕ ਬਾਈਕਾਟ ਦੀ ਸਿੱਖਿਆ ਇਕ ਬਹੁਤ 
ਵੱਡੀ ਗੱਲ ਸੀ । ਇਥੋ ਐਦਾਜ਼ਾ ਲਾਇਆ ਜਾ ਸਕਦਾ ਹੈ ਕਿ ਅੱਜ ਦੇ ਲੋਕ ਅਲਟਰਾ 
ਸਾਉ'ਡ ਨਾਲ ਪਤ ਲਾ ਕੇ ਕੁੜੀ ਨੂੰ ਜਨਮ ਤੋਂ ਪਹਿਲਾਂ ਮਾਰ ਦਿੰਦੇ ਹਨ ਉਨ੍ਹਾਂ ਨਾਲ 
ਵਰਤਣ ਵਾਲੋ ਸਿੱਖ ਕੀ ਤਨਖਾਹੀਏ ਨਹੀ" ਹੋ ਜਾਂਦੇ ? 

ਲੜਕੀ ਦੇ ਜਨਮ ਨੂੰ ਉਸ ਪ੍ਰਤੀ ਜ਼ਿੰਮੇਵਾਰੀਆਂ ਕਠਕੇ ਹੀ ਅਪਸ਼ਗਨ ਮੋਨਿਆ ਜਾਂਦਾ 
ਹੈ ਪਰ ਜਦੋ ਸਿੱਖ ਰਹਿਤ-ਮਰਯਾਦਾ ਵਿਚ ਦਾਜ ਨਾ ਦੇਣ ਦੀ ਗੱਲ ਹੈ ਅਤੇ ਨਾ ਲੈਣ ਦੀ 
ਤਾਂ ਫਿਰ ਲੜਕੀ ਮਾਪਿਆਂ ਤੇ ਭਾਰ ਕਿਵੇ" ਰੋਈ ? 'ਪੁੱਤਰ ਜਾਂ ਧੀ ਦਾ ਸਾਕ ਮੁੱਲ ਲੈ ਕੇ 
ਜ' ਦੇ ਕੇ ਕਰਨ ਵਾਲਾ' ਤਨਖਾਹੀਆ ਮੈਨਿਆ ਗਿਆ ਹੈ । 'ਅਨੰਦ ਸੰਸਕਾਰ' ਵਿਚ ਇਹ 
ਸ਼ਬਦ ਦਰਜ ਹਨ 'ਲੜਕੇ ਜਾਂ ਲੜਕੀ ਦਾ ਸੰਜੋਗ ਪੈਸੇ ਲੈ ਕੌ ਨਾਂ ਕਰੇ ।' ਕੁੜਮਾਈ ਦੀ 
ਰਸਮ ਵੇਕੇ ਅਰਦਾਂਸਾ ਸੋਧ ਕੇ ਇਕ ਕਿਰਪਾਨ. ਕੜਾ ਤੇ ਕੁਝ ਮਿੱਠਾ ਲੜਕੇ ਦੇ ਪੱਲੋਂ ਵਿਚ 
ਪਾਉਣ ਦੀ ਸਿੱਖਿਆ ਦਿੱਤੀ ਗਈ ਹੈ । ਇਸ ਰਸਮ ਨੂੰ ਜ਼ਰੂਰੀ ਵੀ ਨਹੀ ਦੱਸਿਆ । 
ਵਿਆਹ ਅਨੰਦ ਕਾਰਜ ਦੀ ਰਸਮ ਨਾਲ ਬਿਲਕੁਲ ਸਾਦੇ ਢੰਗ ਨਾਲ ਕਰਨ ਦੀ ਹਦਾਇਤ 
ਹੈ । ਨਾਚ-ਸ਼ਰਾਬ ਅਤੇ ਵੱਧ ਬਰਾਤ ਦੀ ਬਿਲਕੁਲ ਹੀ ਮਨਾਹੀ ਕੀਤੀ ਹਈ ਹੈ । ਇਹ 
ਸਾਰੀਆਂ ਹਦਾਇਤਾਂ ਅਸਲ ਵਿਚ ਕੁੜੀ ਦੇ ਮਾਪਿਆਂ ਦਾ ਭਾਰ ਵੱਧ ਤੋ" ਵੱਧ ਹਲਕਾ 
ਕਰਨ ਦੇ ਮੰਤਵ ਨਾਲ ਕੀਤੀਆਂ ਗਈਆਂ ਹਨ । 

ਅਜਿਹੀਆਂ ਸਖਤ ਹਦਾਇਤਾਂ ਦੇ ਹੁੰਦਿਆਂ ਅਧੁਨਿਕ ਯੁੱਗ ਦੀ ਇਹ 'ਕੁੜੀ-ਮਾਰ 
ਸਮੱਜਿਆ' ਆਪਣੇ-ਆਪ ਹੀ ਖਤਮ ਹੋ ਜਾਂਦੀ ਹੈ ਜੇਕਰ ਰਹਿਤ-ਮਰਯਾਦ' ਨੂੰ ਪੂਰੀ ਤਰ੍ਹਾਂ 
ਜਾਣਿਆ ਜਾਵੇ ਅਤੇ ਅਮਲ ਵਿਚ ਲਿਆਂਦਾ ਜਾਵ । ਸਗੋ' ਸਿੱਖਾਂ ਨੂੰ ਤਾਂ ਫਿਹ ਚਾਹੀਦਾ 
ਹੈ ਕਿ ਇਨ੍ਹਾਂ ਹਦਾਇਤਾਂ ਦਾ ਫੱਧ ਤੋ ਵੱਧ ਪ੍ਰਚਾਰ ਕੀਤਾ ਜਾਵੇ ਤਾਂ ਕਿ ਸਾਰੀ ਦੁਨੀਆਂ 
ਇਸ ਸਾਂਝੇ ਉਪਦੇਸ਼ ਤੋਂ` ਸਿੱਖਿਆ ਲੈ ਕੇ ਐਸੀਆਂ ਮਾਰੂ ਸਮੱਸਿਆਵਾਂ ਤੌ ਬਚ ਸਕੇ । 
ਇਸ ਤਰ੍ਹਾਂ 1699 ਦੀ ਵਿਸਾਖੀ ਦਾ ਸੈਦੇਸ਼ ਬੁਨਿਆਦੀ ਤੌਰ ਤੇ ਉਸ ਇਸਤਰੀ ਦੀ 
ਭਲਾਈ ਅਤੇ ਬਰਾਬਰੀ ਲਈ ਕੈਮ ਕਰਦਾ ਹੈ ਜਿਸ ਦੇ ਲਈ ਸ੍ਰੀ ਗੁਰੁ ਨਾਨਕ ਦੋਵ ਜੀ ਨੇ 
ਫ਼ੁਰਮਾਇਆ ਸੀ : 

ਸੋ ਕਿਉ ਮੈਦਾ ਆਖੀਐ ਜਿਤੁ ਜੋਮਹਿ ਰਾਜਾਨ ॥ _(ਵਾਰ ਆਸ ਮ: ੧, ੪੭੩) 

(ਸ) ਨੈਤਿਕ-ਗਿਰਾਵਟ ਦੀ ਸਮੱਸਿਆ 

ਨੌਤਿਕ-ਗਿਰਾਵਟ ਦੀ ਸਮੱਸਿਆ ਅਸਲ ਵਿਚ ਸਭਿਆਚਾਰਕ ਗਿਰਾਵਟ ਦੀ 


21) 


ਸਮੱਸਿਆ ਹੀ ਹੈ । ਇਸ ਗਿਰਾਵਟ ਨਾਲ ਵੀ ਜ਼ਿਆਦਾਤਰ ਸਬੋਧ ਇਸਤਰੀ ਦਾ ਹੀ ਹੈ । 
ਇਸ ਗਿਰਾਵਟ ਲਈ ਅਸੀ` ਅਸ਼ਲੀਲਤਾ, ਫ਼ੋਸ਼ਨ, ਮਾਡਲਿੰਗ ਅਤੇ ਅਜ਼ਾਦੀ ਦੇ ਗਲਤ 
ਅਰਥ ਹੀ ਮੰਨ ਸਕਦੇ ਹਾਂ । ਇਸਤਰੀ ਲਦੀ ਇਹ ਰੁਝਾਨ ਸਭ ਤੋ“ ਵੱਧ ਮਾਰੂ ਹੈ ਅਤੇ 
ਉਸ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਲਈ ਬਹੁਤ ਦੀ ਖ਼ਤਰਨਾਕ ਹੈ । ਇਸਤਰੀ ਨੂੰ 
ਹੁਣ ਦਾਸੀ ਦੀ ਥਾਂ ਖਿਡੋਣਾ ਬਣਾ ਦਿੱਤਾ ਗਿਆ ਹੈ । ਇਸ਼ਤਿਹਾਰਬਾਜ਼ੀ ਨੂੰ ਲੈ ਲਵ 
ਭਾਵੇ' ਕਿਸੇ ਚੀਜ਼ ਦਾ ਸਬੰਧ ਇਸਤਰੀ ਨਾਲ ਹੈ ਜਾਂ ਨਹੀਂ ਇਸਤਰੀ ਨੂੰ ਦਿਖਾਉਣਾ 
ਜ਼ਰੂਰੀ ਸਮਝਿਆ ਜਾਂਦਾ ਹੈ । ਨੈਤਿਕ-ਗਿਰਾਵਟ ਵਾਲਾ ਏਹ ਸਭਿਆਚਾਰ ਸ਼ਰਾਬ, ਡ੍ਰਗਜ਼ 
ਅਤੇ ਹੌਰ ਨਸ਼ਿਆਂ ਤੋ ਬਿਨਾਂ ਸੋਭਵ ਹੀ ਨਹੀ । ਨਾਚ-ਗਾਣੇ ਦੀ ਠਲਪਨ' ਸ਼ਰਾਬ ਤੋ 
ਬਿਠਾਂ ਸੰਭਵ ਹੀ ਨਹੀ` । ਵਿਆਹਾਂ-ਸ਼ਾਦੀਆਂ ਵਿਚ ਸ਼ਰੋਅਮ ਧੀਆਂ-ਭੈਣਾਂ ਦੇ ਸਾਹਮਣੇ 
ਸਟੇਜੀ ਨਾਚ ਕਰਵਾਇਆ ਜਾਂਦਾ ਹੈ । 

ਇਸ ਸਮੱਸਿਆ ਦਾ ਹੱਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵਲੋ ਦਿੱਤੀ ਗਈ ਰਹਿਤ 
ਦੀ ਪਾਲਣਾ ਕੀਤਿਆਂ ਆਪਣੇ ਆਪ ਹੋ ਜਾਂਦਾ ਹੈ । ਨਸ਼ਿਆਂ ਦੀ ਥਾਂ ਸਦੀਵੀ' ਨਸ਼ਾ ਭਾਵ 
ਬਾਣੀ ਦਾ ਨਸ਼ਾ ਲੈ ਲੈਦਾ ਹੈ । ਨਾਚ-ਗਾਣਿਆਂ ਦੀ ਥਾਂ ਰੁਹਾਨੀ ਕੀਰਤਨ ਦੀ ਬਖਸ਼ਿਸ਼ 
ਰੋ ਜਾਂਦੀ ਹੈ । ਸਰੀ ਗੁਰੂ ਗ੍ਰੰਤ ਸਾਹਿਬ ਜੀ ਦੀ ਹਜ਼ੂਰੀ ਵਿਚ ਅਤੇ ਗੁਰਬਾਣੀ ਦੇ ਪ੍ਰਵਾਹ 
ਵਿਚ ਬੁਰੇ ਖਿਆਲ ਆਪਣੇ ਆਪ ਨੱਜ਼ ਜਾਂਦ ਹਨ । ਖਾਲਸਾਟੀ ਪਹਿਰਾਵਾ ਫ਼ੋਸ਼ਨ ਅਤ 
ਮਾਡਲਿੰਗ ਦਾ ਖਾਤਮਾ ਆਪਣੇ ਆਪ ਹੀ ਕਰ ਦਿੰਦਾ ਹੈ । 

ਗੁਰਬਾਣੀ ਅਨੁਸਾਰ ਇਸਤਰੀ ਦਾ ਦਰਜਾ ਬਹੁਤ ਉੱਚਾ ਹੈ । ਇਸਤਰੀ ਨਾ ਤਾਂ 
ਦਾਸੀ ਹੈ ਅਤੇ ਨਂ ਹੀ ਐ3-ਫਿਕਤਤ ਦਾ ਸਮਾਨ । ਇਸਤਤੀ ਕੋਈ ਨੁਮਾਇਤ ਦੀ ਵਸਤ੍ਹ 
ਨਹੀ' ਹੈ । ਇਸਤਤੀ ਮਾਂ, ਭੇੜ, ਪਤਨੀ ਅਤੇ ਅਤੇ ਧੀ ਹੈ । ਇਨ੍ਹਾਂ ਪਵਿੱਤ3 ਰਿਕਤਿਆ 
ਨਾਲ ਹੀ ਇਸਤਰੀ ਦੀ ਸਹੀ ਕਦਤ ਪਾਈ ਜਾ ਸਕਦੀ ਹੈ । ਇਹ ਮਰਦ-ਸਮ ਜ ਦੀ ਕਝੀ 
ਸ਼ਰਤ ਹੈ ਜਿਸ ਅਧੀਨ ਇਸਤਤੀ ਨੂੰ ਆਜ਼ਾਦੀ ਦੇ ਨਾਂ ਤੇ ਗੁਮਰਾਹ ਕਰਕੇ ਉਸ ਨੂੰ ਸਹੀ 
ਜੀਵਨ ਦੇ ਰਸਤੇ ਤੋ ਉਖੜਿਆ ਜਾਂਦਾ ਹੈ । ਇਸਤਰੀ ਦੀ ਆਜ਼ਾਦੀ ਅਤ ਬਰਾੜ 
ਜ਼ਰੂਰੀ ਹੈ ਪੁਰ ਇਹ ਚੋਗੇ ਪੱਖਾਂ ਲਈ ਹੈ । ਇਸਤਰੀ ਨੂੰ ਬਰਾਬਰ ਦੇ ਤਰੇਕ) ਦੇ ਮੋਕੇ 
ਵਿਦਿਆ ਦੇ ਮੌਕ ਅਤੇ ਗਿਆਨ-ਪ੍ਰਾਪਤੀ ਦੇ ਮੰਕ ਦੇਣਾ ਹੀ ਅਸਲ ਆਜ਼ਾਦੀ ਹੈ । 

ਦਸਮੇਸ਼ ਪਿਤਾ ਜੀ ਵਲੋ ਦਰਸਾਈ ਰਹਿਤ ਮਰਯਾਦਾ ਗੁਰਬਾਣੀ ਦੇ ਰੋਗ ਵਿਚ 
ਰੰਗੀ ਰੋਈ ਸੰਜਮ, ਸਾਦਗੀ, ਪਵਿੱਤਰਤਾ, ਅਤੇ ਸਫ਼ਾਈ ਨਾਲ ਭਰਪੂਰ ਹੈ । ਅੰਜਿ21 
ਰਹਿਤ ਮਰਯਾਦਾ ਦੇ ਹੁੰਦਿਆਂ ਨੈਤਿਕ ਜਾਂ ਸਭਿਆਚਾਰਕ ਗਿਰਾਵਟ ਹ ਹੀ ਨਹੀ” 
ਸਕਦੀ । 

ਇਸ ਲਈ ਲੋੜ ਹੈ ਕਿ ਵਿਸਾਖੀ ਦੇ ਸੈਦੇਜ਼ ਨੂੰ ਅਤੇ ਰਹਿਤ - ਮਰਯਾਏ! ਨੂੰ ਘਰ- 
ਘਰ ਪਹੈਚਾਇਆ ਜਾਵੇ ਅਤੇ ਸਾਰੇ ਸੰਸਾਰ ਨੂੰ ਇਸ ਬਾਰੇ ਦੱਸਿਆ ਜਾਵੇ ਤਾਂ ਕਿ ਦੁਨੀਆਂ 
ਭਰ ਦੇ ਲੋਕ ਅਸ਼ਲੀਲਤਾ, ਫੈਜ਼ਨ, ਮਾਡਲਿੰਗ ਅਤੇ ਆਜ਼ਾਦੀ ਦੇ ਗਲਤ ਅਰਥਾਂ ਅਤੇ 


(22) 


ਸੋਕਲਪਾਂ ਤੱ ਬਚ ਸਕਣ । 
(ਹ) ਭ੍ਰਿਸ਼ਟਾਚਾਰ ਦੀ ਸਮਸਿਆ 
ਭ੍ਰਿਸ਼ਟਾਚਾਰ ਦੀ ਸਮੱਸਿਆ ਦਾ ਸਬੈਧ ਉੱਜ ਤਾਂ ਸਮੁੱਚੇ ਸਮਾਜ ਨਾਲ ਹੈ ਪਰ 
ਸਿਆਸਤਦਾਨਾ ਅਤੇ ਅਫਸਰਸ਼ਾਹੀ ਦਾ ਸਬਧ ਇਸ ਸਮੱਸਿਆ ਨਾਲ ਸਭ ਤੋ” ਵੱਧ ਹੈ । 
ਲੱਖਾਂ - ਕਰੜਾਂ ਰੁਪਈਆ ਦ ਘਪਲੇ ਤਾਹਰ ਆ ਚੁੱਕੇ ਹਨ ਅਤੇਂ ਪਤਾ ਨਹੀ" ਕਿੰਨੇ ਕੁ 
ਘਪਲੇ ਅਜੇ ਛੁਪ ਹਏ ਹਨ । ਸ੍ਰੀ ਗੁਰੂ ਨਾਨਕ ਦੇਵ ਜੀ ਤੋ ਖਜ਼ਾਨ ਨੂੰ ਗਰੀਬਾਂ ਵਿਚ 
ਲੁਟਾਉਣ ਦਾ ਦੜ਼ ਲੱਗਿਆ ਸੀ ਪਤ ਇੱਥੇ ਦੋਸ਼ ਖਜਾਨੇ ਨੂੰ ਆਪਣੇ ਵਾਸਤੇ ਲੁੱਟਣ ਦੇ 
ਲੱਗ ਰਹੇ ਹਨ । 
ਗੁਰਮਤਿ ਦਾ ਸੈਦੇਸ਼ ਮੂਲ ਰੂਪ ਵਿਚ ਭ੍ਰਿਜਟਾਚਾਰ - ਵਿਰੋਧੀ ਹੈ । ਗੁਰਬਾਣੀ ਦੇ 
ਫੁਰਮਾਨ ਹਨ : 
ਹਕ ਪਰਾਇਆ ਨਾਨਕਾ ਉਸੁ ਸ਼ਰ੍‌ਅਰ ਉਸ ਗਾਇ ।। 
(ਵਾਰ ਮਾਝ ਮ. ੧, ੧੩੧) 
ਅਤੇ 
ਜੇ ਹੜ ਲਗੈ ਕਪੜੇ ਜਾਮਾ ਹੋਇ ਪਲੀਤੁ ॥ 
ਜੋ ਰਤੁ ਪੀਵਹਿ ਮਾਣਸਾ ਤਿਨ ਕਿਉ ਨਿਰਮਲੁ ਚੀਤੁ ।। 
(ਵਾਰ ਮਾਝ ਮ. ੧,੧੪੦) 
ਅਤੇ 
ਕੂੜ ਬਲਿ ਮੁਰਦਾਰੁ ਖਾਇ ।। (ਵਾਰ ਮਾਝ ਮ. ੧,੨੪੦) 
ਮਨੁੱਖਾਂ ਦੀ ਲੁੱਟ - ਖਸੁੱਟ ਕਰਨਾ ਉਨ੍ਹਾਂ ਦਾ ਖ਼ੂਨ ਪੀਣ ਦੇ ਬਰਾਂਬਰ ਹੈ । ਝੂਠ ਅਤੇ 
ਹੇਰਾਫੇਰੀ ਦੀ ਕਮ'ਈ ਮੁਰਦਿਆਂ ਨੂੰ ਖਾਣ ਦੇ ਸਮਾਨ ਹੈ । ਪਰਾਇਆ ਹੱਕ ਸੂਰ ਅਤੇ ਗਊ 
ਦੀ ਹੱਤਿਆ ਜਾਂ ਇਨ੍ਹਾਂ ਦਾ ਮਾਸ ਖਾਣ ਦੇ ਸਮਾਨ ਹੈ । ਇਸ ਤੋ ਵੱਧ ਸ਼ਾਇਦ 
ਭ੍ਰਿਸ਼ਟਾਚਾਰ ਬਾਰੇ ਕੁਝ ਕਿਹਾ ਵੀ ਨਹੀ' ਜਾਂ ਸਕਦਾ । ਗੁਰੂ ਨਾਨਕ ਦੇਵ ਜੀ ਮਲਕ ਭਾਗ 
ਦੀ ਕਮਾਈ ਨੂੰ ਲੁੱਟ ਦੀ ਕਮਈ ਮੰਨ ਕੇ ਉਸ ਦਾ ਭੋਜਨ ਖਾਣ ਲਈ ਵੀ ਤਿਅਰ ਨਹੀ 
ਸਨ ਹੋਏ । 
ਸਰੀ ਗੁਰੂ ਗੋਬਿੰਦ ਸਿੰਘ ਜੀ ਨੇ 1699 ਦੀ ਵਿਸਾਖੀ ਨੂੰ ਜਿਸ ਜੀਵਨ-ਜਾਚ ਦਾ 
ਸੰਦੇਸ਼ ਦਿੱਤਾ ਉਸ ਵਿਚ ਤਾਂ ਭ੍ਰਿਸ਼ਟਾਚਾਰ ਨੂੰ ਸੁਪਨੇ ਵਿਚ ਵੀ ਕੋਈ ਥਾਂ ਨਹੀ” । 'ਗੁਰਮਤਿ 
ਦੀ ਰਹਿਣੀ' ਵਿਚ ਉਪਦੇਸ਼ ਦਿੱਤਾ ਗਿਆ ਹੈ ; 
ਗੁਰੂ ਨਾਂ ਸਿੱਖ ਧਰਮ ਦੀ ਕਿਰਤ ਕਰਕੇ ਨਿਰਬਾਹ ਕਰੇ । 
ਅਤੇ 
ਗੁਰੂ ਕਾ ਸਿੱਖ ਗਰੀਬ ਦੀ ਰਸਨਾ ਨੂੰ ਗੁਰੂ ਕੀ ਗੋਲਕ ਜਾਣੇ । 
ਅਤੇ 


(23) 


ਚੋਰੀ ਯਾਰੀ ਨਾ ਕਰੇ, ਜੂਆ ਨਾ ਖੇਡੇ । 
('ਸਿੱਖ ਰਹਿਤ ਮਰਿਯਾਦਾ' ਵਿਚ”) 


ਉਪਰੋਕਤ ਸਿੱਖਿਆ ਤੌ” ਸਪੱਸ਼ਟ ਹੀ ਹੈ ਕਿ ਧਰਮ ਦੀ ਕਿਰਤ ਕਰ ਕੇ ਨਿਰਬਾਹ 
ਕਰਨਾ ਹੈ । ਗਰੀਬਾਂ ਦੀ ਮਦਦ ਕਰਨੀ ਹੈ ਨਾ ਕਿ ਉਨ੍ਹਾਂ ਨੂੰ ਲੁੱਟਣਾ ਹੈ । ਚੋਰੀ - ਯਾਰੀ 
ਨਹੀ' ਕਰਨੀ ਅਤੇ ਨਾ ਹੀ ਜੂਮ' ਖੋਡਣ' ਹੈ । ਇਹ ਸਿੱਖਿਆ ਮਨੁੱਖ ਨੂੰ ਭ੍ਰਿਸ਼ਟਾਚਾਰ ਦੀ 
ਬਿਮਾਰੀ ਦੋ ਨੇੜੇ ਵੀ ਨਹੀ ਫਟਕਣ ਦਿੰਦੀ । ਅੱਜ ਦੇ ਯੁੱਗ ਵਿਚ ਇਨ੍ਹਾਂ ਸਿੱਖਿਆਵਾਂ ਦੇ 
ਪ੍ਰਚਾਰ ਅਤੇ ਪ੍ਰਸਾਰ ਦੀ ਬੋਹੱਦ ਲੌੜ ਹੈ ਤਾਂ ਹੀ ਸਮਾਜ ਅਤੇ ਮਨੁੱਖਤਾ ਨੂੰ ਭ੍ਰਿਸ਼ਟਾਚਾਰ ਦੇ 
ਕੋਹੜ ਤੱ ਬਚਾ ਕੇ ਰੱਖਿਆ ਜਾ ਸਤਦਾ ਹੈ । ਮਾਇਆ ਦੀ ਦੌੜ ਤੋ ਮਨੁੱਖ ਨਾਮ ਦੀ 
ਸ਼ੁਮਰੀ ਵੱਲ ਲੱਗ ਕੇ ਹੀ ਬਤ ਸਕਦਾ' ਹੈ । ਭ੍ਰਿਸ਼ਟਾਚਾਰ ਦੀ ਕਮਾਈ ਇਸ ਲੋਕ ਵਿਚ ਵੀ 
ਬੰਦੇ ਨੂੰ ਦੁੱਖ ਦਿੰਦੀ ਹੈ ਅਤੇ ਉਸ ਦਾ ਪਰਲੌਕ ਵੀ ਵਿਗਾੜਦੀ ਹੈ । ਇਸ ਲਈ ਲੋੜ ਹੈ 
ਕਿ ਗੁਰਬਾਣੀ ਅਤੇ ਸਿੱਖ ਰਹਿਤ ਮਰਿਯਾਦਾ ਦੀ ਸਿੱਖਿਆ ਨੂੰ ਦੁਨੀਆਂ ਅਤੇ ਦੋਸ਼ ਦੇ 
ਕੋਨੇ-ਕੌਨੇ ਵਿਚ ਪਹੁੰਚਾਇਆ ਜਾਵੇ ਤਾਂ ਕਿ ਲੋਕ ਭ੍ਰਿਸ਼ਟਾਚਾਰ ਦੇ ਦੈਤ ਤੱ ਛੁਟਕਾਰਾ 
ਪਾ ਸਕਣ । 


ਕ) ਵਿਸ਼ਵ - ਸ਼ਾਂਤੀ ਦੀ ਲੋੜ 


ਮਨੁੱਖਤਾ ਧਰਮਾਂ, ਨਸਲਾਂ, ਰਾਜਾਂ ਅਤੇ ਦੇਸਾਂ ਦੀਆਂ ਵੇਡੀਆਂ ਵਿਚ ਵੈਡੀ ਹੋਈ 
ਹੈ। ਵਿਗਿਆਨ ਦੀ ਤਰੱਕੀ ਨਾਲ ਮਡੁੱਤ ਨੇ ਬਹੁਤ ਹੀ ਮਾਰੂ ਅਤ ਖਤਰਨਾਕ ਹਥਿਆਰ 
ਵੀ ਬਣਾਂ ਲਏ ਹਨ । ਇਸ ਤੋ` ਪਹਿਲਾਂ ਦੇ ਸੰਸਾਰ - ਜੰਗਾਂ ਲੱਗ ਵੀ ਚੁੱਕੀਆਂ ਹਨ । 
ਨਾਗਾਸਾਕੀ ਅਤੇ ਹੀਰੋਸ਼ੀਆ ਦੀ ਤਬਾਹੀ ਹੋ ਚੁੱਕੀ ਹੈ । ਦੋਸ਼ਾਂ ਵਿਚਾਲੇ ਅਣਗਿਣਤ ਜੰਗਾਂ 
ਹੁਣ ਤੱਕ ਲੜੀਆਂ ਜਾ ਚੁੱਕੀਆਂ ਹਨ । ਨਸਲੀ ਅਤੇ ਧਾਰਮਿਕ ਕੱਟੜਤਾ ਕਰਕੇ 
ਦੇਗਿਆਂ - ਫਸਾਦਾਂ ਨਾਲ ਮਨੁੱਖਤਾ ਦਾ ਚੋਖਾ ਘਾਣ ਹੋ ਚੁੱਕਿਆ ਹੈ । ਇਕ - ਇਕ ਦੇਸ਼ 
ਤੋਂ ਕਈ - ਕਈ ਦੋਸ਼ ਵ) ਬਣ ਚੁੱਕੇ ਹਨ । ਕਿਤੇ - ਕਿਤੇ ਅਪਵਾਦ ਵਾਂਲੀ ਗੱਲ ਵੀ 
ਹੋਈ ਹੈ ਜਿਵੇ ਜਰਮਨ ਦੇ ਦੌਹਾਂ ਹਿੱਸਿਆਂ ਦਾ ਆਪਸ ਵਿਚ ਮੁੜ ਮਿਲ ਜਾਣਾ । 


ਉਪਰੋਕਤ ਹਾਲਾਤ ਵਿਚ _ਧਾਰਮਿਕ-ਸਹਿਨਸ਼ੀਲਤਾ, ਭਾਈਚਾਰਕ ਘਆਰ ਅਤੇ 
ਸਹਿਰੇ'ਦ ਦੀ ਭਾਵਨਾ ਦੀ ਸੰਸਾਰ ਨੂੰ ਬੇਹੱਦ ਲੌੜ ਹੈ । ਗੁਰਮਤਿ ਇਸ ਲੋੜ ਨੂੰ ਬੁਨਿਆਦੀ 
ਤੌਰ ਤੇ ਅਤੇ ਪੱਕੇ ਤੌਰ ਤੇ ਪੂਰਾ ਕਰਨ ਵਿਚ ਪੂਤੀ ਤਰ੍ਹਾਂ ਸਮਰੱਥ ਹੈ । 
ਗੁਰਬਾਣੀ ਦਾ ਫੁਰਮਾਨ ਹੈ : 
ਏਕੁ ਪਿਤਾ ਏਕਸ ਕੇ ਹਮ ਬਾਰਿਕ ਤੂ ਮੇਰਾ ਗੁਰ ਹਾਈ ॥ 
(ਸੋਰਠਿ ਮ: ੫, ੬੧੧) 
ਅਤੇ 


(24) 


ਅਵਲਿ ਅਲਹ ਨੂਰੁ ਉਪਾਇਆ ਕੁਦਰਤਿ ਕੇ ਸਭ ਬੋਦੇ ॥ 
ਏਕ ਨੂਰ ਤੇ ਸਭੁ ਜਗੁ ਉਪਜਿਆ ਕਉਨ ਭਲੇ ਕੌ ਮੰਦੇ ।। 
(ਪ੍ਰਭਾਤੀ ਕਬੀਰ ਜੀ, ਪੰਨਾ ੧੩੪੯) 
ਅਤੇ 
ਨਾ ਕੌ ਬੇਰੀ ਨਹੀ ਬਿਗਾਨਾ ਸਗਲ ਸੋਗਿ ਹਮ ਕਉ ਬਨਿ ਆਈ ।। 

(ਕਾਨੜਾ ਮ: ੫, ਪੰਨਾ ੧੨੯੯) 
ਕਿਸੇ ਇਕ ਦੇਸ਼ ਦੀ ਗੱਲ ਨਹੀ', ਕਿਸੇ ਇਕ ਰਾਜ ਦੀ ਗੱਲ ਨਹੀ', ਕਿਸੇ ਇਕ ਮਜ਼ਹਬ 
ਦੀ ਗੱਲ ਨਹੀ ਸਗ ਇਹ ਸਾਰੀ ਮਨੁੱਖਤਾ ਭਾਵ 'ਸਭੁ ਜਗੁ' ਦੀ ਗੱਲ ਹੈ । ਇਹ 'ਸਗਲ 
ਸੰਗਿ" ਦੀ ਗੱਲ, 'ਏਕੁ ਪਿਤਾ' ਦੀ ਗੱਲ ਹੈ । ਸਾਂਝੀਵਾਲਤਾ ਅਤੇ ਭ'ਈਚਾਰਕ ਪਿਆਰ 
ਦੀ ਗੱਲ ਹੈ । ਅਜਿਹੀ ਸਿੱਖਿਆ ਦੇ ਹੁੰਦਿਆਂ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਸ਼ਬਦਾਂ 
ਵਿਚ ਆਉਖਆਂ ; ॥ 

ਏਕੌ ਨੌਨ ਏਕੋ ਕਾਨ ਏਕੇ ਦਹ ਏਕੈ ਬਾਨ 

ਖਾਕ ਬਾਦ ਆਤਸ ਐ ਆਬ ਕੇ ਰਲਾਉ ਹੈ ।। 

(ਅਕਾਲ ਉਸਤਤਿ) 
ਮਨੁਖਤਾ ਦੇ ਇੱਕ ਹੋਣ ਦਾ ਇਹ ਵਿਗਿਆਨਕ ਨਜ਼ਰੀਆ ਹੈ । ਸਾਰੇ ਮਨੁੱਖਾਂ ਦਾ ਸਰੀਰ 
ਇਕੋ ਤਰ੍ਹਾਂ ਦੋ ਤੱਤਾਂ ਦਾ ਅਤੇ ਅੰਗਾਂ ਦਾ ਬਣਿਆ ਹੋਇਆ ਹੈ । ਗੁਰਮਤਿ ਦੇ ਸੈਦੇਸ਼ ਵਿਚ 
ਬ੍ਰਹਮ ਦੀ ਗੱਲ ਹੈ, ਬ੍ਰਹਿਮੰਡ ਦੀ ਗੱਲ ਹੈ, ਆਤਮਾ ਦੀ ਗੱਲ ਹੈ, ਮਨ ਦੀ ਗੱਲ ਹੈ, ਮਨੁੱਖ 
ਦੇ ਸਰੀਰ ਅਤੇ ਜੀਵਨ ਦੀ ਗੱਲ ਹੈ ਅਤੇ ਸਮੁੱਚੀ ਮਾਨਵਤਾ ਦੀ ਭਲਾਈ ਦੀ ਗੱਲ ਹੈ । 
ਇਸ ਲਈ ਇਹ ਮੈਦੇਸ਼ ਸਰਬ-ਸਾਂਝਾ ਅਤ ਸਰਬ-ਕਾਲੀ ਹੈ । ਤਿੰਨ ਸੋ ਸਾਲ ਬੀਤਣ ਵਾਲੇ 
ਹਨ 1699 ਦੀ ਵਿਸਾਖੀ ਨੂੰ । ਇਸ ਸਰਬ-ਸਾਂਝੇ ਸੋਦਸ ਦਾ' ਜਿੰਨਾ ਪ੍ਰਚਾਰ ਅਤੇ ਪ੍ਰਸਾਰ 
ਇਸ ਦੇ ਪੈਰੋਕਾਰਾਂ ਨੂੰ ਕਰਨਾ ਢਾਹੀਦਾ ਸੀ ਉਨ ਨਟ” ਹੋ ਸਕਿਆ । ਇਸ ਦੇ ਕਾਰਨਾਂ 
ਪਿੱਛੇ ਨਾ ਜਾਂਦੇ ਹੋਏ ਹੁਣ ਲੌੜ ਹੈ ਅੱਗੋਂ ਵਾਸਤੇ ਸਰਬੱਤ ਸੈਸਾਰ ਦੀ ਭਲਾਈ ਲਈ ਅਤੋਂ 
ਵਿਸ਼ਵ-ਸ਼ਾਂਤੀ ਦੇ ਉਦੇਸ ਨੂੰ ਪੂਰਾ ਕਰਨ ਲਈ ਇਸ ਸਾਂਝੀਵਾਲਤਾ ਦੇ ਉਪਦੇਸ਼ ਨੂੰ ਦੁਨੀਆ 
ਦੇ ਕੋਨੇ-ਕੋਨੇ ਵਿਚ ਪਹੁੰਚਾਇਆ ਜਾਵੇ । 
(ਖ) ਪ੍ਰਦੂਸ਼ਣ ਦੀ ਸਮੱਸਿਆ 
ਪ੍ਰਦੂਸ਼ਣ ਦੇ ਮੁੱਖ਼ ਕਾਰਨ ਧੂੰਆਂ, ਰੰਦਗੀ ਅਤ ਸੌਰ ਹਨ । ਇਸ ਸਮੱਸਿਆ ਦਾ ਹੱਲ 

ਕਰਨ ਵਿਚ 1699 ਦੀ ਵਿਸਾਖੀ ਦਾ ਸੰਦੇਸ਼ ਬੁਨਿਆਦੀ ਤੌਰ ਤੇ ਬਹੁਤ ਹੀ ਲਾਹੇਵੇਦ ਹੈ । 
ਗੁਰਮਤਿ ਮੂਲ ਰੂਪ ਵਿਚ ਧੂੰਏ” ਦੋ ਵਿਰੁੱਧ ਹੈ । ਤਮਾਕੂ ਨੂੰ ਕੁਰਹਿਤ ਵਿਚ ਸਾਮਲ ਕਰਕੇ 
ਖਾਲਸਾ ਪੰਥ ਦੀ ਰਹਿਤ ਨੂੰ ਧੂੰਏ” ਤੋ” ਦੂਰ ਰੱਖਿਆ ਗਿਆ ਹੈ । ਕਿਉਕਿ ਤਮਾਕੂ ਦਾ 
ਧੂੰਆਂ ਸਾਹ ਦੀਆਂ ਬਿਮਾਰੀਆਂ ਅਤੇ ਕੈੱਸਰ ਵਰਗ ਲਾ ਵਿਲਾਜ ਰੋਗ ਨੂੰ ਜਨਮ ਦਿੰਦਾ ਹੈ, 


(25) 


ਇਸ ਲਈ ਇਸ ਦੇ ਧੂਏ' ਤੋ" ਬਿਲਕੁਲ ਦੂਰ ਰਹਿਣ ਦਾ ਸੰਦੇਸ਼ ਖਾਲਸਾ ਪੰਥ ਨੂੰ ਦਿੱਤਾ 
ਗਿਆ ਹੈ । ਇਸੇ ਲਹਿਜੇ ਤੋ' ਗੱਡੀਆਂ ਦਾ ਧੂੰਆਂ ਵੀ ਸਿਹਤ ਲਈ ਖਤਰਨਾਕ ਹੈ । ਸਿਖ 
ਰਹਿਤ ਮਰਿਯਾਦਾ ਦਾ ਬੁਨਿਆਦੀ ਉਪਦੇਸ਼ ਇਹੀ ਹੈ ਕਿ ਸਿੱਖ ਨੇ ਆਪਣੇ ਆਪ ਨੂੰ ਧੁੰਏ” 
ਦੀ ਮਾਰ ਤੋ ਬਚਾਉਣਾ ਹੈ । 

ਇਸੇ ਤਰ੍ਹਾਂ ਸਿੱਖ ਰਹਿਤ ਮਟਯਾਦਾ ਮੂਲ ਰੂਪ ਵਿਚ ਸਫ਼ਾਈ-ਪੱਖੀ ਹੈ । ਸਰੀਰ ਅਤੇ 
ਕੱ“ਪੜਿਆਂ ਦੀ ਸਫਾਈ ਬਾਰੇ ਸਪੱਟਟ ਆਦੇਸ਼ ਦਿੱਤੇ ਰਏ ਟਨ । ਸਫਾਈ ਗੁਰਸਿੱਖ ਦੇ 
ਸੁਭਾਅ ਦਾ ਜ਼ਰੂਰੀ ਅੰਗ ਹੈ । ਇਸ ਲਈ ਖਾਲਸਾਂ-ਪੰਥ ਦੀ ਸਥ/ਪਨਾ ਸਰੀਰ ਅਤੇ ਆਲੋ= 
ਦੁਆਲੇ ਦੀ ਸਫ਼ਾਈ ਨੂੰ ਵਿਸ਼ੇਸ਼ ਅਹਿਮੀਅਤ ਦਿੰਦੀ ਹੈ । 

ਨਾਚ-ਗਾਣਿਆਂ ਦੋ ਸ਼ੋਰ ਤੋ" ਸਿੱਖ ਰਹਿਤ-ਮਰਯਾਦਾ ਨੂੰ ਮੁਕਤ ਕੀਤਾ ਗਿਆ ਹੈ । 
ਗੁਰਬਾਣੀ ਘੱਟ ਅਤੇ ਮਿੱਠਾ ਬੋਲਣ ਦਾ ਸੰਦੇਸ਼ ਦਿੰਦੀ ਹੈ । ਗੁਰਬਾਣੀ ਦਾ ਮਨੋਹਰ ਕੀਰਤਨ 
ਕੇਨਾਂ ਨੂੰ ਅਤੇ ਮਨ ਨੂੰ ਸਾਂਤੀ ਬਖਸ਼ਣ ਵਾਲਾ ਹੈ । ਦਾਗ ਅਤੇ ਸੰਗੀਤ ਨੂੰ ਸਿੱਖ ਧਰਮ ਵਿਚ 
ਵਿਸ਼ੇਸ਼ ਥਾਂ ਪ੍ਰਾਪਤ ਹੈ । ਉੱਚੀ ਆਵਾਜ਼ ਦੇ ਵਿਚ ਅਸ਼ਲੀਲ ਅਤੇ ਅਸਭਿਅਕ ਗਾਣਿਆਂ ਨੂੰ 
ਸਿੱਖ ਰਹਿਤ ਮਰਯਾਦਾ ਵਿਚ ਕੋਈ ਥਾਂ ਨਹੀ" ਹੈ । ਇਸ ਤਰ੍ਹਾਂ ਖਾਲਸਾ ਪੰਥ ਦੀ ਮਰਯਾਦਾ 
ਬੁਨਿਆਦੀ ਤੌਰ ਤੇ ਸ਼ੋਰ-ਵਿਰੌਧੀ ਹੈ । 

ਇਸ ਤਰ੍ਹਾਂ ਖਾਲਸਾਈ ਸਿਧਾਂਤ ਧੁੰਏ', ਗੈਦਗੀ ਅਤੇ ਸ਼ੋਰ ਨੂੰ ਇਸ ਸੈਸਾਰ ਵਿਚੋ” 
ਮਿਟਾਉਣ ਦੀ ਜ਼ੋਰਦਾਰ ਹਮਾਇਤ ਕਰਦੇ ਹਨ । ਨਿਰਸੰਦੇਹ ਇਨ੍ਹਾਂ ਤਿੰਨਾਂ ਚੀਜ਼ਾਂ ਤ` ਪੈਦਾ 
ਰੋਏ ਪ੍ਰਦੂਸ਼ਣ ਦੀ ਸਮੱਸਿਆ ਦਾ ਹੱਲ ਸਿੱਖ-ਰਹਿਤ ਵਿਚ ਮੌਜੂਦ ਹੈ । 
ਸਾਰੱਸ਼ : 

ਪਿੱਛੋ ਕੀਤੀ ਗਈ ਸਾਰੀ ਵਿਚਾਰ-ਚਰਚਾ ਤੋ" ਇਹ ਸਿੱਟਾ ਨਿਕਲਦਾ ਹੈ ਕਿ 1699 
ਦੀ ਵਿਸਾਖੀ ਦਾ ਚਮਤਕਾਰ ਅਤੇ ਇਸ ਦੁਆਰਾ ਸਥਾਪਿਤ ਕੀਤੇ ਗਏ ਸਿਧਾਂਤਾਂ ਦਾ ਬੀਜ- 
ਰੂਪ ਵਿਚ ਆਧਾਰ ਸ੍ਰੀ ਗੁਰੂ ਨਾਨਕ ਦੋਵ ਜੀ ਦਾ ਚਲਾਇਆ ਹੋਇਆ 'ਨਿਰਮਲ ਪੰਥ' ਹੀ 
ਸੀ । 'ਨਿਰਮਲ ਪੰਥ' ਦਾ ਵਿਕਸਿਤ ਹੋਇਆ ਰੂਪ ਸੀ_'ਖਾਲਸਾ ਪੰਥ' । 'ਚਰਨ-ਪਾਹੁਲ' 
ਦਾ ਵਿਕਸਿਤ ਰੂਪ ਸੀ 'ਖੰਡੇ ਦੀ ਪਾਹੁਲ' । 'ਸਖਸੀ ਗੁਰੂ' ਦਾ ਵਿਕਸਿਤ ਰੂਪ ਸੀ 'ਗੁਰੂ 
ਗ੍ਰੌਥ' ਅਤੇ 'ਗੁਰ੍ਹ-ਪੰਥ' । 'ਧਰਮ _ਚਲਾਵਨ ਸੰਤ ਉਬਾਰਨ' ਦਾ ਆਧਾਰ ਪਹਿਲਾਂ ਤੋਂ ਹੀ 
'ਨਾਨਕ ਨਿਰਮਲ ਪੰਥ ਚਲਾਇਆ' ਦੋ ਰੂਪ ਵਿਚ ਮੌਜੂਦ ਸੀ । ਇਸ ਲਈ ਇਹ ਚਮਤਕਾਨ 
ਅਚਾਨਕ ਨਹੀ” ਵਾਪਰਿਆ ਅਤੇ ਨਾ ਹੀ ਇਹ ਕਿਸੇ ਵਕਤੀ ਲੌੜ ਦੀ ਉਪਜ ਸੀ ! ਇਹ 
ਤਾਂ ਇਕ ਆਪ-ਮੁਹਾਰਾ ਅਤੇ ਸਹਿਜ ਵਿਕਾਸ ਸੀ । ਇਹ ਸਦੀਵੀ” ਅਤੇ ਸਰਬ-ਕਾਲੀ 
ਸਿਧਾਂਤ ਦੀ ਸਥਾਪਨਾ ਸੀ । ਇਹੀ ਕਾਰਨ ਹੈ ਕਿ ਆਧੁਨਿਕ ਸਮੋ ਦੀਆਂ ਪ੍ਰਮੁੱਖ 
ਸਮੱਸਿਆਵਾਂ ਦੇ ਹੱਲ ਲਈ ਇਹ ਇਕ ਕਰਗਰ ਤਰੀਕਾ ਸਾਬਤ ਹੋਇਆ ਹੈ । ਇਹ 
ਖਾਲਸਾਈ ਸੰਦੇਸ਼ ਸਾਰੇ ਸਮਿਆਂ ਲਈ, ਸਾਰੀਆਂ ਬਾਵਾਂ ਲਈ ਅਤੇ ਸਾਰੀ ਮਨੁੱਖਤਾ ਲਈ 
ਕਲਿਆਣਕਾਰੀ ਨੈ ਕਿਉਕਿ ਇਹ ਸੈਦੇਸ਼ ਆਦਿ-ਜੁਗਾਦੀ ਸੱਚ ਤੋ ਆਧਾਰਿਤ ਹੈ । 


(26) 


ਟ੍ਰੇਕਟ ਨੰ: 479 ਰੇਠ ਲਿਖਿਆਂ ਦੇ ਸਹਿਯੋਗ ਨਾਲ ਛਾਪਿਆ ਗਿਆਂ । 


ਲੇ 


. ਸ੍ਰੀ ਗੁਰੂ ਸਿੰਘ ਸਭਾ, ਪਟਿਆਲਾ । 

ਸ. ਨਰਿੰਦਰ ਪਾਲ ਸਿੰਘ, ਨਿਰਮਾਨ ਵਿਹਾਰ, ਨਵੀ' ਦਿੱਲੀ । 

ਸ. ਜੁਗਿੰਦਰ ਸਿੰਘ, ਸਰਦਾਰਨੀ ਹਰਜੀਤ ਕੌਰ, ਬੂਟਾ ਸਿੰਘ ਵਾਲਾ, ਪਟਿਆਲਾ । 
ਸ. ਗੁਰਚਰਨ ਸਿੰਘ ਜੋਲੀ, ਮਹੀਮ, ਬੰਬਈ । 


ਡਾ (ਉਏ (ਲੋ 


ਚੇਦਿਆਂ ਦਾ ਵੇਰਵਾ 
ਭਾਰਤ 
ਸਾਲਾਨਾ 35/- 
ਜੀਵਨ ਪ੍ਰਯੰਤ 350/- 
ਵਿਦੇਸ਼ 


ਜੀਵਨ ਪ੍ਰਯੰਤ 1000/=- 


 -.._-. _...... ਲਾ ਆ 


ਲੌਕ ਆਵਾਜ਼ ਪ੍ਰਿੰਟਰਜ਼, ਨਜ਼ਦੀਕ ਸੁਨਾਮੀ ਗੋਟ, ਪਟਿਆਲਾ । 


